ਰਾਸ਼ਟਰੀ ਜੀਵਨੀਆਂ ਦੀ ਲੜੀ 


ਬੀਰਬਲ ਸਾਹਨੀ 


ਸ਼ਕਤੀ ਐਮ. ਗੁਪਤਾ 


ਅਨੁਵਾਦ 


ਡਾ. ਮੋਹਨਜੀਤ 





ਨੈਸ਼ਨਲ ਬੁਕ ਟਰੱਸਟ, ਇੰਡੀਆ 


1992 (ਸ਼ੱਕ ਸੋਮਤ 1914) 

ਮੂਲ (੬) ਸ਼ਕਤੀ ਐਮ. ਗੁਪਤਾ, 1978 

ਪੰਜਾਬੀ ਅਨੁਵਾਦ (੬) ਨੌਸ਼ਨਲ ਬੁਕ ਟਰੱਸਟ, ਇੰਡੀਆ 

8੧:081 $317:1 (20111863) 

ਮੁੱਲ : 14.00 

151੧ 81--237-0204--3 

ਡਾਇਰੈਕਟਰ, ਨੈਸ਼ਨਲ ਬੁਕ ਟਰੱਸਟ, ਇੰਡੀਆ, ਏ-5, ਗ੍ਰੀਨ ਪਾਰਕ, 
ਨਵੀ” ਦਿੱਲੀ-110016 ਦੁਆਰਾ ਪ੍ਰਕਾਸ਼ਿਤ 





ਆਭਾਰ 


ਆਪਣੇ ਜੀਵਨ ਵਿਚ ਜੌ ਨਵੀਆਂ ਲੀਹਾਂ ਪਾਉਣ ਵਾਲੋਂ ਅਤੇ ਮਾਰਗ ਦਰਸ਼ਕ 
ਹੁੰਦੇ ਹਨ ਉਹਨਾਂ ਬਾਰੇਂ ਲਿਖਣਾ ਸੌਖਾ ਨਹੀ' ਹੁੰਦਾ । ਪ੍ਰੋਫ਼ੈਸਰ ਬੀਰਬਲ ਸਾਹਨੀ ਇਹੋ 
ਜਿਹੇ ਵਿਅਕਤੀ ਸਨ । 


ਇਸ ਜੀਵਨੀ ਨੂੰ ਲਿਖਣ ਲਈ ਮੈਂ ਡਾ. ਸਾਹਨੀ ਦੀ ਭੈਣ ਸ੍ਰੀਮਤੀ ਲਕਸ਼ਵੌਤ 
ਮਲਹੋਤਰਾ ਦੇ ਬਚਪਨ ਦੀਆਂ ਯਾਦਾਂ ਅਤੇ ਡਾ. ਸਾਹਨੀ ਦੀ ਪਤਨੀ ਸ੍ਰੀਮਤੀ ਸਵਿਤਰੀ 
ਸਾਹਨੀ ਤੋਂ ਬਹੁਤ ਕੁਝ ਪ੍ਰਾਪਤ ਕੀਤਾ ਹੈ । ਸ੍ਰੀਮਤੀ ਸਾਹਨੀ ਦਾ ਜੀਵਨ-ਉਦੇਸ਼ 
ਉਹਨਾਂ ਕੌਮਾਂ ਨੂੰ ਜੀਵਤ ਰੱਖਣਾ ਅਤੇ ਚਲਾਉ'ਦੇ ਰਹਿਣਾ ਹੈ ਜੋ ਡਾ. ਸਾਹਨੀ ਆਪਣੀ 
ਬੇਵਕਤੀ ਮੌਤ ਕਾਰਨ ਪੂਰਾ ਨਹੀ" ਕਰ ਸਕੇ । ਇਹ ਉਹਨਾਂ ਦੀ ਦਿਆਲਤਾ ਹੈ ਕਿ 
ਉਹਨਾਂ ਨੇ ਆਪਣੇ ਕੌਲ ਸੰਭਾਲ ਕੇ ਰੱਖੇ ਲੇਖ ਮੈਨੂੰ ਵੇਖਣ ਲਈ ਦਿੱਤੇ । ਇਹਨਾਂ 
'ਚੋ` ਮੈ' ਅਨੇਕਾਂ ਗੱਲਾਂ ਲਈਆਂ ਹਨ । ਇਸ ਤੋ” ਬਿਨਾਂ ਉਹਨਾਂ ਨੇ ਮੌਰੇ ਨਾਲ 


4 


ਗੱਲਬਾਤ ਲਈ ਆਪਣਾ ਕੀਮਤੀ ਸਮਾਂ ਦਿੱਤਾ । 

ਆਪਣੇ ਵੀਰ ਡਾ. ਪ੍ਰਹਿਲਾਦ ਦੇਵ ਮਲਹੋਤਰ' ਅਤੇ ਲੈਫ. ਕਰਨਲ ਅਰਵਿੰਦ ਦੇਵ 
ਦੀ ਵੀ ਆਭਾਰੀ ਹਾਂ ਜਿਹਨਾਂ ਦੀ ਸਹਾਇਤਾ ਇਸ ਜੀਵਨੀ ਦੀ ਸਮੱਗਰੀ ਦੀ ਚੋਣ 
ਕਰਨ ਲਈ ਬਹੁਮੁੱਲੀ ਸਿੱਧ ਹੋਈ । ਬੀਰਬਲ ਸਾਹਨੀ ਪੁਰਾਬਨਸਪਤੀ ਵਿਗਿਆਨ 
ਸੰਸਥਾਨ, ਲਖਨਊ ਦੇ ਡਾ. ਆਰ. ਐਨ. ਲਖਨਪਾਲ ਨੇ ਬੜੀ ਕਿਰਪਾ ਕੀਤੀ ਜਿਸ ਨੇ 
ਇਸ ਖਰੜੇ ਨੂੰ ਪੜ੍ਹਿਆ ਅਤੇ ਅਨੇਕ ਸੂਝਾ ਦਿੱਤੇ ਜੋ ਬੜੇ ਸਹਾਇਕ ਸਾਬਤ ਹੋਏ । 


ਪ੍ਰਫ਼ੈਸਰ ਬੀਰਬਲ ਸਾਹਨੀ ਦੀ ਅਚਨਚੇਤੀ ਮੌਤ 'ਤੇ ਉਹਨਾਂ ਦੇ ਬੇਸ਼ੁਮਾਰ ਖੌਜ 
ਨਿਬੋਧਾਂ ਅਤੇ ਵਿਦਵਾਨਾਂ ਵਲੋ" ਇਸ ਮਹਾਨ ਪੁਰਖ ਨੂੰ ਦਿੱਤੀਆਂ ਸ਼ਰਧਾਂਜਲੀਆਂ 'ਚੋ” 
ਵੀ ਮੈ' ਬਹੁਤ ਸਮੱਗਰੀ ਲਈ ਹੈ । 

ਲਖਨਊ ਦਾ ਪੁਰਾਬਨਸਪਤੀ ਵਿਗਿਆਨ ਸੋਸਥਾਨ, ਉਹਨਾਂ ਦੇ ਵਿਗਿਆਨ ਲਈ 
ਯੋਗਦਾਨ ਦਾ ਸਥਾਈ ਸਮਾਰਕ ਹੈ । ਜੇਕਰ ਉਹਨਾਂ ਦੀ ਮੌਤ ਕੁਝ ਵਰ੍ਹੇ ਬਾਅਦ 
ਹੁੰਦੀ ਤਾਂ ਪੁਰਾਬਨਸਪਤੀ ਵਿਗਿਆਨ ਅਤੇ ਵਿਗਿਆਨਕ ਜਗਤ ਦੀਆਂ ਪ੍ਰਾਪਤੀਆਂ 


[ਚ ਆਭਾਰ 


ਕਿਤੇ ਜ਼ਿਆਦਾ ਹੈਦੀਆਂ, ਪਰ ਜਿਵੇਂ ਕਿਸੇ ਕਵੀ ਨੇ ਕਿਹਾ ਹੈ : ਭਲੇ ਲੋਕ ਜਲਦੀ 
ਚਲੇ ਜਾਂਦੇ ਹਨ ਪਰ ਗਰਮੀ ਦੀ ਧੂੜ ਵਾਂਗ ਸੁੱਕੇ ਦਿਲਾਂ ਵਾਲੇ ਆਖ਼ਰੀ ਸਾਹ ਤਕ 
ਤਿਲ-ਤਿਲ ਕਰਕੇ ਮਰਦੇ ਹਨ ।'' 


--ਸ਼ਕਤੀ ਐਮ. ਗੁਪਤਾ 


ਸ਼੍ਰੀਮਤੀ ਸਾਵਿਤਰੀ ਸਾਹਨੀ ਦੇ ਨਾਂ 
ਉਹਨਾਂ ਦੇ ਸਾਹਸ ਲਈ 


੯੭ 9੦ >੩ ਦ ੯੧ ੩= ੯੭ ੧੭ 


ਤਰਤੀਬ 


ਆਭਾਰ 
ਪੁਰਾਬਨਸਪਤੀ ਵਿਗਿਆਨੀ 
ਪਰਿਵਾਰਕ ਪਿਛੌਕੜ 

ਸਕੂਲ ਅਤੇ ਕਾਲਜ ਦੀ ਵਿਦਿਆ 
ਬੀਰਬਲ ਸਾਹਨੀ ਦੇ ਸਫ਼ਰ 
ਪੁਰਾਬਨਜਪਤੀ ਵਿਗਿਆਨ 

ਮੁੱਢਲਾ ਜੀਵਨ-ਚਰਿੱਤਰ 

ਭਾਰਤੀ ਮੁਦਰਾ ਸ਼ਾਸਤਰ ਨੂੰ ਯੋਗਦਾਨ 
ਖਜਿਆਰ ਦਾ ਤੌਰਦਾ ਟਾਪੂ 
ਵਿਗਿਆਨਕ ਪ੍ਰਾਪਤੀਆਂ : 


ਕਲ ।ਲ 
(ਲਗ | ਅਲ! 
੩ 


੯੭ 6੦ >ਤ 7 ੯੧ ੩੪ ੯੭ ੭ 


ਪੁਰਾਜੀਵੀ ਬਿਰਖ ਅੰਗਾਂ ਦਾ ਸਰੀਰ ਅਤੇ ਆਕ੍ਰਿਤੀ 


ਗੋਡਵਾਨਾ ਮਹਾਂਖੰਡ 

ਮਹਾਂਦੀਪੀ ਵਿਸਥਾਪਨ ਦਾ ਸਿੱਧਾਂਤ 

ਦੱਖਣ ਦੀ ਅੰਤਰਟ੍ਰਪੀ ਸ਼੍ਰੇਣੀ 

ਕਸ਼ਮੀਰ ਦੀ ਕਰੇਵਾ ਸ਼੍ਰੇਣੀ 

ਸਿਪਤਿ ਦੀ ਪੇ ਸ਼੍ਰੇਣੀ 

ਰਾਜਮਹਲ ਸ਼੍ਰੇਣੀ 

ਪੇਟਾਕਸਾਇਲੀ 

ਲੂਣ ਸ਼੍ਰੇਣੀ 

ਆਸਾਮ ਦੇ ਤੀਜੇ ਕਲਪਾਂ 'ਤੇ ਕੀਤਾ ਕੌਮ 
ਭੂਵਿਗਿਆਨ ਵਿਚ ਸਾਹਨੀ ਦਾ ਯੋਗਦਾਨ 


10. ਸਾਵਿਤਰੀ ਸਾਹਨੀ 
ਤ1. ਮੁੱਕਦੀ ਗੱਲ 


ਜ਼ਮੀਮੇ 

ਬੀਰਬਲ ਸਾਹਨੀ ਪੁਰਸਕਾਰ ਵਿਜੇਤਾ 
ਭੂਵਿਗਿਆਨਕ ਕਾਲਮਾਨ 

ਪ੍ਰੋਫੈਸਰ ਬੀਰਬਲ ਸਾਹਨੀ ਦੈ ਖੋਜ-ਲੇਖਾਂ ਦੀ ਸੂਚੀ 


62 


75 
78 


1. ਪੁਰਾਬਨਸਪਤੀ ਵਿਗਿਆਨੀ 


10 ਅਪ੍ਰੈਲ 1949 ਦੀ ਅੱਧੀ ਰਾਤੇ ਪ੍ਰੈਫ਼ੋਜਰ ਬੀਰਬਲ ਸਾਹਨੀ ਨੂੰ ਰੱਬੀ ਸੱਦਾ 
ਆ ਗਿਆ । ਇਹ ਸੱਦਾ ਉਸ ਵੇਲੇ ਆਇਆ ਜਦੋਂ” ਪ੍ਰੋਫ਼ੈਸਰ ਸਾਹਨੀ ਪੇਸ਼ਾਵਾਰਾਨਾ 
ਵਰਿਤ (ਕੈਰੀਅਰ) ਦੇ ਸਿਖਰ ਤੇ ਸਨ ਅਤੇ ਸੋਸਾਰ ਦੇ ਸਭ ਤੋ” ਮੋਹਰੀ ਪੁਰਾ- 
ਬਨਸਪਤੀ ਵਿਗਿਆਨੀ ਵਿਚੋ“ ਸਨ । ਉਹਨਾਂ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲੀ 
ਹੋਈ ਸੀ । 


ਸਤੌਬਰ 1948 ਵਿਚ ਪ੍ਰਫ਼ੈਸਰ ਬੀਰਬਲ ਸਾਹਨੀ ਸੰਯੁਕਤ ਰਾਸ਼ਟਰ ਅਮਰੀਕਾ 
ਦੇ ਵਿਖਿਆਨ ਦੌਰੇਂ ਤੋ ਪਰਤ ਕੇ ਭਾਰਤ ਆਏ । ਪੁਰਾਬਨਸਪਤੀ ਵਿਗਿਆਨ 
ਸੈਸਥਾਨ ਦੇ ਭਵਨ ਦੀ ਨੀ'ਹ ਰੱਖੀ ਜਾਣੀ ਸੀ । ਉਹਨਾਂ ਦੇ ਦਿਲੀ ਸੁਪਨੇ ਦੀ 
ਪ੍ਰਤੀ ਹੋਣ ਵਾਲੀ ਸੀ, ਪਰ ਉਹ ਥੱਕੇ ਟੁੱਟੇ ਜਾਪਦੇ ਸਨ । ਉਹਨਾਂ ਨੂੰ ਪੂਰੀ ਤਰ੍ਹਾ 
ਅਰਾਮ ਕਰਨ ਦੀ ਸਲਾਹ ਦਿੱਤੀ ਗਈ ਅਤੇ ਅਗਲੇਰੇ ਕੌਮਾਂ ਵਿਚ ਜੁੱਟਣ ਤੋ” 
ਪਹਿਲਾਂ ਅਲਮੋੜਾ ਜਾਣ ਲਈ ਕਿਹਾ ਗਿਆ । ਪਰ ਪ੍ਰੈਫ਼ੈਸਰ ਸਾਹਨੀ ਲਖਨਊ 
ਵਿਚ ਰੁਕੇ ਰਹਿਣ ਅਤੇ ਆਪਣੇਂ ਪਹਿਲਾਂ ਤੋ" ਮਿਥੇ ਕੌਮਾਂ ਨੂੰ ਪੂਰਿਆਂ ਕਰਨ ਲਈ 
ਬਜ਼ਿੱਦ ਸਨ । ਇਵੇ' ਲਗਦਾ ਸੀ ਕਿ ਉਹਨਾਂ ਨੂੰ ਆਪਣੀ ਮ੍ਰਿਤੂ ਦਾ ਪਹਿਲਾਂ ਹੀ 
ਆਭਾਸ ਹੋ ਗਿਆ ਸੀ । ਇਸ ਲੌੜੋ' ਵਧ ਕੰਮ ਅਤੇ ਚਿੰਤਾ ਵਜੋ` ਉਹਨਾਂ ਨੂੰ 
ਕੋਰੌਨਰੀ ਬਰ'ਬੋਸਿਸ ਦਾ ਹਮਲਾ ਹੋਇਆ ਜੋ ਘਾਤਕ ਸਿੱਧ ਹੋਇਆ । ਇਹ ਦੁੱਖਦਾਈ 
ਦਿਨ ਉਸ ਵੇਲੇ ਦੇ ਪ੍ਰਧਾਨ ਮੰਤਰੀ ਅਤੇ ਉਹਨਾਂ ਦੇ ਨਿੱਜੀ ਮਿੱਤਰ ਪੰਡਤ ਜਵਾਹਰ 
ਲਾਲ ਨਹਿਰੂ ਵਲੋ" ਪੁਰਾਬਨਸਪਤੀ ਵਿਗਿਆਨ ਸੈਸਥਾਨ ਦੇ ਭਵਨ ਦਾ ਨੀਂਹ ਪੱਥਰ 
ਰੱਖਣ ਤੋ` ਇਕ ਹਫ਼ਤਾ ਪਿੱਛੋ ਆਇਆ । 

3 ਅਪ੍ਰੈਲ 1949 ਨੂੰ ਸੋਸਥਾਨ ਦਾ ਨੀਂਹ ਪੱਥਰ ਜਾਣੋਂ ਮਾਣੇਂ ਵਿਅਕਤੀਆਂ ਦੀ 
ਹਾਜ਼ਰੀ ਵਿਚ 53 ਵਿਸ਼ਵ ਵਿਦਿਆਲਾ ਮਾਰਗ 'ਤੇ ਰੱਖਿਆ ਗਿਆ । 3 ਫੁੱਟ % 2 


੨ ਬੀਰਬਲ ਸਾਹਨੀ 


ਢੁੱਟ ਆਕਾਰ ਦਾ ਨੀ'ਹ ਪੱਥਰ ਚਿੱਤਰਿਆ ਹੋਇਆ ਸੀ । ਇਹ ਸੈਸਾਰ ਭਰ ਦੇ 
77 ਦੁਰਲੱਭ ਜੀਵਾਸ਼ਮ (ਫੌਸਿਲ) ਨਮੂਨਿਆਂ ਨਾਲ ਜੜਿਆ ਹੋਇਆ ਸੀ ਅਤੇ ਪ੍ਰੈਫ਼ੈਜਰ 
ਸਾਹਨੀ ਦੇ ਘਰ ਵਿਚ ਉਹਨਾਂ ਦੀ ਨਿਗਰਾਨੀ ਹੇਠ ਬਣਾਇਆ ਗਿਆ ਸੀ । ਇਹ 
ਵੀ ਸੰਜੌਗ ਦੀ ਗੱਲ ਸੀ ਪੰਡਤ ਨਹਿਰੂ ਨੇ ਵੀ ਕੈ'ਬਰਿਜ ਵਿਚ ਬਨਸਪਤੀ ਵਿਗਿਆਨ 
ਅਤੇ ਭੂ ਵਿਗਿਆਨ ਪੜ੍ਹਿਆ ਸੀ ਅਤੇ ਪ੍ਰੋਫ਼ੌਸਰ ਸਾਹਨੀ ਦੇ ਨਿਕਟ ਸਮਕਾਲੀ ਸਨ । 
`ਦੌਵੇ' 14 ਨਵੈਬਰ ਨੂੰ ਪੈਦਾ ਹੋਏ । 

ਭਾਗਾਂ ਦੀ ਖੇਡ ਹੈ ਕਿ ਜਿਸ ਜਗ੍ਹਾ ਖੜੇ ਹੋ ਕੇ ਪ੍ਰੋਫ਼ੈਸਰ ਸਾਹਨੀ ਨੇ ਸਿਰਫ਼ ਇਕ 
ਹਫ਼ਤਾ ਪਹਿਲਾਂ ਉਦਘਾਟਨੀ ਭਾਸ਼ਣ ਦਿੱਤਾ ਸੀ ਉਹੀ ਜਗ੍ਹਾ ਬਾਅਦ ਵਿਚ ਉਹਨਾਂ 
ਦਾ ਚਿਰ-ਵਿਸ਼ਰਾਮ ਅਸਥਾਨ ਬਣਿਆ ਅਤੇ ਉਸੇ ਸਥਾਨ ਉੱਤੇ ਉਹਨਾਂ ਦੇ ਨਾਸ਼ਮਾਨ 
ਸਰੀਰ ਨੂੰ ਵਿਰਲਾਪ ਕਰਦੇ ਹੋਏ ਸੰਬੋਧੀਆਂ, ਮਿੱਤਰਾਂ, ਵਿਦਿਆਰਥੀਆਂ _ਅਤੇ 
ਸਹਿਯੋਗੀਆਂ ਦੇ ਸਾਹਵੇ” ਪਵਿੱਤਰ ਅੱਗ ਨੂੰ ਸਮਰਪਿਤ ਕੀਤਾ ਗਿਆ । ਇਸ ਤਰ੍ਹਾਂ 
ਉਸ ਅਤਿਅੰਤ ਸਖ਼ਤ ਜਾਨ ਵਿਅਕਤੀ ਨੂੰ ਜਿਹਨੇ ਤੀਹ ਵਰ੍ਹਿਆਂ ਤੋ ਵਧ ਸਮੇ ਤਕ 
ਕਰੜੀ ਮਿਹਨਤ ਕੀਤੀ ਅਤੇ ਵਿਗਿਆਨਕ ਜਗਤ ਨੂੰ ਪੁਰਾਬਨਸਪਤੀ ਵਿਗਿਆਨ ਦਾ 
ਨਵਾਂ ਪਰਿਪੇਖ ਦਿੱਤਾ, ਅੰਤ ਸ਼ਾਂਤੀ ਦੀ ਗੋਦ ਵਿਚ ਸੌ" ਗਿਆ । 

ਉਹਨਾਂ ਦੇ ਜੀਵਨ ਦੇ ਅੰਤਲੇ ਦਸ ਵਰ੍ਹੇ ਲਖਨਊ ਵਿਚ ਪੁਰਾਬਨਸਪਤੀ 
'ਵਿਗਿਆਨ ਦੇ ਸੋਸਥਾਨ ਦੀ ਸਥਾਪਨਾ ਨੂੰ ਸਮਰਪਿਤ ਸਨ । ਇਸ ਤੋ ਬਹੁਤ ਪਹਿਲਾਂ 
1939 ਵਿਚ ਪ੍ਰਸਿੱਧ ਬਨਸਪਤੀ ਵਿਗਿਆਨੀਆਂ ਦੀ ਇਕ ਸੋਮਤੀ ਬਣਾਈ ਗਈ 
ਤਾਂਕਿ ਮੁਕੰਮਲ ਹੋਏ ਖੌਜ ਕਾਰਜਾਂ ਦਾ ਤਾਲਮੇਲ ਬਣਾਇਆ ਜਾਏ ਅਤੇ ਫਿਰ ਉਹ) 
`ਚੀਪੋਰਟ ਛਾਪੀ ਜਾਏ । 19 ਮਈ 1946 ਵਿਚ ਪੁਰਾਬਨਸਪਤੀ ਵਿਗਿਆਨ ਸੰਮਤੀ 
ਦੀ ਸਥਾਪਨਾ ਹੋਈ ਅਤੇ ਇਕ 'ਟਰੱਸਟ' ਬਣਾਇਆ ਗਿਆ । ਇਸ ਦਾ ਉਦੇਸ਼ ਇਹ 
ਜੀ ਕਿ ਵਿਆਪਕ ਅੰਤਰਰਾਸ਼ਟਰੀ ਦ੍ਰਿਸ਼ਟੀਕੋਣ ਵਾਲਾ ਇਕ ਅਜਿਹਾ ਖੋਜ ਸੰਸਥਾਨ 
ਬਣਾਇਆ ਜਾਏ ਜਿਸ ਵਿਚ ਅਜਾਇਬਘਰ, ਲਾਇਬਰੇਰੀ, ਪ੍ਰਯੋਗਸ਼ਾਲਾ, ਰਹਿਣ ਲਈ 
ਮਕਾਨ ਅਤੇ ਸਹਾਇਕ ਇਮਾਰਤ ਹੋਏ । ਇਕ ਸੰਚਾਲਕ ਮੰਡਲ ਵੀ ਬਣਾਇਆ 
ਗਿਆ ਅਤੇ ਪ੍ਰੋਫ਼ੈਸਰ ਸਾਹਨੀ ਉਹਦੇ ਬਿਨ-ਵੇਤਨ ਨਿਰਦੇਸ਼ਕ ਨਿਯੁਕਤ ਹੋਏ । ਸਭਨਾਂ 
ਪਾਸਿਉਂ ਤੋ" ਧੈਨ ਦੀ ਵਰਖਾ ਹੌਣ ਲੱਗੀ । ਇੰਪੀਰੀਅਲ ਕੈਮੀਕਲਜ਼ ਅਤੇ ਬਰਮਾ 
ਬੈਲ ਨੇ ਦੋ ਖੋਜ ਫੈਲੋਸ਼ਿਪ ਦਿੱਤੀਆਂ । 

ਪੁਰਾਬਨਸਪਤੀ ਵਿਗਿਆਨ ਸੰਸਥਾਨ ਪ੍ਰੋਫ਼ੈਸਰ ਸਾਹਨੀ ਦੀ ਜ਼ਿੰਦਗੀ ਦਾ ਲਕਸ਼ 
ਜੀ ਜਿਸ ਨੂੰ ਸਾਕਾਰ ਕਰਨ ਲਈ ਉਹਨਾਂ ਦਿਲਤੋੜ ਮਿਹਨਤ ਕੀਤੀ । ਇਸ ਤਰ੍ਹਾਂ 
ਦਾ ਸੈਸਥਾਨ ਬਨਾਉਣ ਦਾ ਵਿਚਾਰ ਉਹਨਾਂ ਦੇ ਮਨ ਵਿਚ ਚੌਥੇ ਦਹਾਕੇ ਦੇ ਅੱਧ ਵਿਚ 
ਆਇਆ । ਭਾਵੇ" ਉਹਨਾਂ ਨੇ ਸੰਸਥਾਨ ਦਾ ਬੀਜ ਤਾਂ ਬੀਜ ਦਿੱਤਾ ਪਰ ਉਹਦੇ ਫੁੱਲਾਂ 


ਪੁਰਾਬਨਸਪਤੀ ਵਿਗਿਆਨੀ 3 


ਨੂੰ ਖਿੜਿਆੰ ਦੇਖਣਾ ਉਹਨਾਂ ਦੇ ਭਾਗ ਵਿਚ ਨਹੀਂ ਸੀ । ਇਸ ਸੰਸਥਾਨ ਨੂੰ ਪੱਕੀਆਂ 
ਨੀਹਾਂ 'ਤੇ ਖੜਾ ਕਰਨ ਅਤੇ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਕਰਾਉਣ ਦਾ ਕੋਮ 
'ਉਹਨਾਂ ਦੀ ਪਤਨੀ ਸ੍ਰੀਮਤੀ ਸਵਿਤਰੀ ਸਾਹਨੀ ਲਈ ਰਹਿ ਗਿਆ । ਉਹਨਾਂ ਨੇ 
ਸਲਾਹੁਣਯੋਗ ਕੋਮ ਕੀਤਾ ਹੈ । ਇਹ ਸੋਸਥਾਨ ਅੱਜ ਜਿਸ ਰੂਪ ਵਿਚ ਹੈ ਉਸ ਦਾ 
ਸਿਹਰਾ ਉਹਨਾਂ ਦੇ ਸਿਰ ਹੈ ਜਿਸ ਲਈ ਉਹਨਾਂ ਵੱਡੀਆਂ ਵੱਡੀਆਂ ਮੁਸ਼ਕਿਲਾਂ ਸਹੀਆਂ 
ਹਨ । ਪ੍ਰੌਫ਼ੈਜਰ ਸਾਹਨੀ ਦੇ ਅੰਤਮ ਸ਼ਬਦ 'ਸੈਸਥਾਨ ਦੀ ਪ੍ਰਿਤਪਾਲਣਾ ਕਰਨਾ'' 
ਸ੍ਰੀਮਤੀ ਸਾਹਨੀ ਲਈ ਹੀ ਕਹੇ ਗਏ ਸਨ । 


2. ਪਰਿਵਾਰਕ ਪਿਛੋਕੜ 


ਪ੍ਰੇਫ਼ੈਜਰ ਬੀਰਬਲ ਸਾਹਨੀ, ਪ੍ਰੋਫ਼ੈਸਰ ਰੂਚੀ ਰਾਮ ਸਾਹਨੀ ਅਤੇ ਸ੍ਰੀਮਤੀ ਈਸ਼ਵਰ 
ਦੇਵੀ ਦੀ ਤੀਸਰੀ ਸੈਤਾਨ ਸਨ । ਉਹਨਾਂ ਦਾ ਜਨਮ ਨਵੰਬਰ 1891 ਨੂੰ ਪੱਛਮੀ 
ਪੰਜਾਬ ਦੇ ਸ਼ਾਹਪੁਰ ਜ਼ਿਲ੍ਹੋ ਦੇ ਭੇਰਾ ਨਾਮੀ ਵਿਉਪਾਰਕ ਨਗਰ ਵਿਚ ਹੋਇਆ ਸੀ ਜੋ 
ਹੁਣ ਪਾਕਿਸਤਾਨ ਵਿਚ ਹੈ । ਉਹਨਾਂ ਦਾ ਪਰਿਵਾਰ ਡੇਰਾ ਇਸਮਾਈਲ ਖਾਨ ਤੋ ਆ ਕੇ 
ਇੱਥੇ ਵਸ ਗਿਆ ਸੀ । ਭੇਰਾ ਵਿਚ ਉਹਨਾਂ ਦਾ ਜਨਮ ਕੋਈ ਅਚਨਚੇਤੀ ਘਟਨਾ 
ਨਹੀ` ਸੀ । ਲੇਖਿਕਾ ਨੇ ਆਪਣੀ ਮਾਤਾ ਪ੍ਰੋਫੋਜਰ ਬੀਰਬਲ ਸਾਹਨੀ ਦੀ ਸਭ ਤੋ ਛੋਟੀ 
ਭੈਣ ਸ੍ਰੀਮਤੀ ਲਕਸ਼ਵੰਤੀ ਮਲਹੋਤਰਾ ਤੋ" ਸੁਣਿਆ ਹੈ ਕਿ ਉਹਨਾਂ ਦੀ ਮਾਤਾ ਸ੍ਰੀਮਤੀ 
ਈਸ਼ਵਰ ਦੇਵੀ ਦੀ ਧਾਰਨਾ ਸੀ ਕਿ ਪਰਿਵਾਰ ਨਾਲ ਸੋਬੋਧਿਤ ਸਾਰੇ ਸ਼ੁਭ ਸਸਕਾਰ 
ਜਾਂ ਮਹੱਤਵਪੂਰਨ ਕੰਮ ਉਹਨਾਂ ਦੇ ਪਰਿਵਾਰ ਘਰ ਵਿਚ ਹੌਣੇ ਚਾਹੀਦੇ ਹਨ । ਸੋ ਹਰ 
ਵਾਰ ਬੱਚਾ ਹੋਣ ਦੀ ਸੰਭਾਵਨਾ 'ਤੇ ਉਹ ਲਾਹੌਰ ਤੋ ਭੇਰੇ ਚਲੀ ਜਾਂਦੀ ਸੀ । 

ਪਰਿਵਾਰ ਦੇ ਲੋਕ ਸਕੂਲ ਅਤੇ ਕਾਲਜ ਦੀਆਂ ਛੁੱਟੀਆਂ ਵਿਚ ਅਕਸਰ ਭੋਰੇ ਚਲੋਂ 
ਜਾਂਦੇ ਸਨ । ਇਥੋ” ਗੱਭਰੂ ਬੀਤਬਲ ਆਪਣੇ ਪਿਤਾ ਅਤੇ ਭਰਾਵਾਂ ਨਾਲ ਆਲੇ ਦੁਆਲੇ 
ਦੇ ਪੇਡ ਇਲਾਕੇ ਦੇ ਟ੍ਰੇਕ ਤੇ ਨਿਕਲ ਤੁਰਦੇ । ਇਹਨਾਂ ਟ੍ਰੇਕਾਂ (ਪੈਦਲ ਸਫ਼ਰਾਂ) ਵਿਚ 
ਖੇਵੜਾ ਦੀ ਲੂੂਣੀ ਪਰਬਤ ਮਾਲਾ ਅਕਸਰ ਸ਼ਾਮਿਲ ਹੁੰਦੀ । ਹੋ ਸਕਦਾ ਹੈ ਇਥੋ" ਹੀ 
ਉਹਨਾਂ ਵਿਚ ਭੂ ਵਿਗਿਆਨ ਅਤੇ ਪੁਰਾਬਨਸਪਤੀ ਵਿਗਿਆਨ ਲਈ ਰੁਚੀ ਪੈਦਾ 
ਹੋਂਈ ਹੋਏ ਰਿਉੱਕਿ ਲੂਣੀ ਪਰਬਤ ਮਾਲਾ ਵਿਚ ਪੰਦਾ ਯੂਕਤ ਪਦਾਰਥੀ ਤਹਿਆਂ 
ਜਨ । ਅਸਲ ਵਿਚ ਉਹ ਭੂ ਵਿਗਿਆਨ ਦਾ ਅਜਾਇਬਘਰ ਸੀ । ਆਉਂਣ ਵਾਲੋਂ 
ਵਰ੍ਹਿਆਂ ਵਿਚ ਪ੍ਰੰਫ਼ੈਜਰ ਸਾਹਨੀ ਨੇ ਇਸ ਥੱਂਤਰ ਵਿਚ ਭੂ ਵਿਗਿਆਨਕ ਕਾਲ 
ਨਿਰਧਾਰਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । 

ਪ੍ਰੋਫ਼ੈਸਰ ਸਾਹਨੀ ਸਿਰਫ਼ ਵਿਗਿਆਨੀ ਅਤੇ ਵਿਦਵਾਨ ਹੀ ਨਹੀ" ਸਨ ਸਗੋ 
ਮਹਾਨ ਦੇਸ਼ ਭਗਤ ਵੀ ਸਨ । ਉਹ ਬੜੇ ਧਾਰਮਿਕ ਸਨ ਪਰ ਆਪਣੇ ਧਾਰਮਿਕ ਵਿਚਾਰਾਂ 


ਪਰਿਵਾਰਕ ਪਿਛੋਕੜ 5 


ਦੀ ਚਰਚਾ ਨਹੀ` ਕਰਦੇ ਸ਼ਨ । ਉਹ ਵੱਡੋ ਗੁਣੀ ਪੁਰਖ ਸਨ, ਉਦਾਰ ਆਤਮਤਿਆਗੀ 
ਸਨ । ਇਹ ਗੁਣ ਉਹਨਾਂ ਆਪਣੇ ਪਿਤਾ ਤੋ` ਲਏ ਸਨ ਜੋ ਆਪ ਇਹਨਾਂ ਸਦਗੂਣਾਂ 
ਦੀ ਮੂਰਤੀ ਸਨ । ਪ੍ਰੰਫ਼ੈਸਰ ਰੁਚੀ ਰਾਮ ਸਾਹਨੀ ਉੱਚ ਕੋਟੀ ਦੇ ਵਿਦਵਾਨ ਸਨ- 
ਸਮਾਜਿਕ ਸੁਧਾਰਾਂ ਵਿਸ਼ੋਸ਼ ਕਰ ਇਸਤਰੀ-ਸੁਤੰਤਰਤਾ ਵਿਚ ਮੌਢੀ ਸਨ । 

ਇਹ ਪਰਿਵਾਰ ਮੂਲ ਰੂਪ ਵਿਚ ਸਿੰਧ ਦਰਿਆ ਦੇ ਕੌਢੇ ਵੱਸੇ ਮਹੱਤਵਪੂਰਣ 
ਵਿਉਪਾਰਕ ਨਗਰ ਡੇਰਾ ਇਸਮਾਈਲਖਾਨ ਦਾ ਸੀ । ਪ੍ਰੈਫੋਸਰ ਰੁਚੀ ਰਾਮ ਸਾਹਨੀ 
ਅਜੇ ਬਹੁਤ ਛੋਟੀ ਉਮਰ ਦੇ ਸਨ ਕਿ ਉਹਨਾਂ ਨੂੰ ਇਹ ਸ਼ਹਿਰ ਛੱਡਣਾ ਪਿਆ ਕਿਉ'ਕਿ 
ਪਰਿਵਾਰ ਦੀ ਹਾਲਤ ਵਿਗੜ ਗਈ ਅਤੇ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ 
ਜਿਹਨਾਂ ਦਾ ਮਹਾਜਨੀ ਦਾ ਕੋਮ ਕਿਸੇ ਵੇਲੇ ਚੰਗਾ ਚਲਦਾ ਸੀ । ਲੇਖਿਕਾ ਅਜੇ ਸਕੂਲ 
ਵਿਚ ਪੜ੍ਹਦੀ ਸੀ ਅਤੇ ਗਰਮੀ ਦੀਆਂ ਛੁੱਟੀਆਂ ਗੁਲਮਰਗ ਵਿਚ ਬਿਤਾ ਰਹੀ ਸੀ ਕਿ 
ਉੱਥੇਂ ਉਹਦੇ ਪਿਤਾਮਾ ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ਤੋ" ਉਹਨੂੰ ਆਪਣੇ ਪਰਿਵਾਰ ਦੇ 
ਇਤਿਹਾਸ ਦਾ ਪੜਾ ਲੱਗ' । ਪ੍ਰੋਫ਼ੋਜਰ ਰੁਚੀ ਰਾਮ ਸਾਹਨੀ ਕਿੱਡੇ ਸਖ਼ਤ ਜਾਨ ਸਨ 
ਇਹ ਇਹਨਾਂ ਕਹਾਣੀਆਂ ਤੋ” ਸਮਝਿਆ ਜਾ ਸਕਦਾ ਹੈ । ਬਿਨਾਂ ਸ਼ੱਕ ਇਸ ਦਾ 
ਪ੍ਰਭਾਵ ਉਹਨਾਂ ਦੇ ਪੁੱਤਰ ਬੀਰਬਲ ਸਾਹਨੀ ਤੇ ਵੀ ਪਿਆ । ਇਸ ਸੈਬੈਧ ਵਿਚ ਇਕ 
ਖਾਸ ਕਿੱਸੇ ਦਾ ਉਲੌਖ ਕਰਨਾ ਢੁੱਕਵਾਂ ਹੋਏਗਾ । ਜਦੋ” ਪਰਿਵਾਰ ਦੇ ਲੋਕਾਂ ਨੂੰ 
ਡੇਰਾ ਇਸਮਾਈਲ ਖਾਨ ਵਾਲੋਂ ਵੱਡੇ ਭਵਨ ਨੂੰ ਛੱਡ ਕੇ ਛੌਟ ਘਰ ਵਿਚ ਰਹਿਣਾ 
ਪਿਆ ਅਤੇ ਐਸ਼ ਆਰਾਮ ਦੀਆਂ ਚੀਜ਼ਾਂ ਛੱਡਣੀਆਂ ਪਈਆਂ ਤਾਂ ਰੁਚੀ ਰਾਮ ਸਾਹਨੀ 
ਨੇ ਆਪਣੇ ਪਿਤਾ ਪਾਸ ਸ਼ਿਕਾਇਤ ਕੀਤੀ ਕਿ ਉਹਦੇ ਹਾਣੀ ਉਹਨੂੰ ਚਿੜਾਉ'ਦੇ ਹਨ, 
ਕਿਉਕਿ ਹੁਣ ਉਹ ਰੇਸ਼ਮੀ ਕਮੀਜ਼, ਸੋਨੇ ਦੀਆਂ ਵਾਲੀਆਂ ਅਤੇ ਕੜੇ ਨਹੀ” ਪਾਉ'ਦੀ 
ਸੀ ਜੋ ਉਹਨੀ' ਦਿਨੀ” ਰੱਜੇ ਪੁੱਜੇ ਲੋਕਾਂ ਦੀ ਪ੍ਰਮਾਣਿਕਤਾ ਦਾ ਚਿੰਨ੍ਹ ਸਨ । ਉਹਨਾਂ 
ਦੇ ਪਿਤਾ ਦਾ ਜਵਾਬ ਸੀ, 'ਚਾਰੇ ਪਾਸੇ ਕਾਲੇ ਘਣਘੌਰ ਬੱਦਲ ਛਾਏ ਹੋਏ ਹਨ । 
ਜਿੰਨਾ ਵੀ ਵਰ੍ਹਨਾ ਚਾਹੁਣ ਵਰ੍ਹ ਲੋਣ । ਉਹ ਸਿਰਫ਼ ਕੱਪੜਿਆਂ ਨੂੰ ਹੀ ਭਿਉ” ਸਕਦੇ 
ਨੇ, ਅੰਤਰ ਆਤਮਾ ਨੂੰ ਸਿੱਲ੍ਹਿਆਂ ਨਹੀ ਕਰ ਸਕਦੇ । ਇਕ ਦਿਨ ਇਹਨਾਂ ਬੱਦਲਾਂ 
ਸਾਫ਼ ਹੋਣਾ ਈ ਹੈ ।' 

ਪਰ ਕਰਨ ਨਾਲੋ” ਕਹਿਣਾ ਆਸਾਨ ਸੀ । ਅਜੇ ਰੁਚੀ ਰਾਮ ਸਾਹਨੀ ਬੱਚੇ ਹੀ 
ਸਨ ਕਿ ਉਹਨਾਂ ਦੇ ਪਿਤਾ ਕੌਗਾਲੀ ਦੀ ਹਾਲਤ ਵਿਚ ਮਰ ਗਏ । ਇਸ ਤੋ" ਬਾਅਦ 
ਡੇਰਾ ਇਸਮਾਈਲਖਾਨ ਵਿਚ ਰਹਿਣਾ ਸੈਭਵ ਨਹੀ' ਸੀ ਜਿੱਥੇ ਪਰਿਵਾਰ ਨੂੰ ਕਦੇ 
ਇੱਜ਼ਤ ਮਾਣ ਅਤੇ ਐਸ਼ ਆਰਾਮ ਪ੍ਰਾਪਤ ਸੀ । ਪਰ ਰੁਚੀ ਰਾਮ ਸਾਹਨੀ ਪਰਿਵਾਰਕ 
ਸੋਪਨਤਾ ਨੂੰ ਲੱਗੇ ਇਸ ਪਹਿਲੇ ਧੱਕੇ ਤੋ ਡਰਨ ਵਾਲੇ ਨਹੀ” ਸਨ । ਉਹਨਾਂ ਹਰ 
ਹਾਲਤ ਵਿਚ ਸਿੱਖਿਆ ਪ੍ਰਾਪਤ ਕਰਨ ਦਾ ਮਨ ਬਣਾ ਲਿਆ ਅਤੇ ਕਿਤਾਬਾਂ ਦੀ ਗੋਢ 
ਛੁੱਕ ਕੇ 150 ਮੀਲ ਦਾ ਪੈੱਡਾ ਮਾਰ ਝੰਗ ਪਹੁੰਚ ਗਏ । ਇਹ ਸ਼ਹਿਰ ਹੁਣ ਪੱਛਮੀ 


6 ਬੀਰਬਲ ਸਾਹਨੀ 


ਪੰਜਾਬ, ਪਾਕਿਸਤਾਨ ਵਿਚ ਹੈ । ਉਹਨਾਂ ਸਿਰਫ਼ ਵਜ਼ੀਫ਼ਿਆਂ ਨਾਲ ਸਿੱਖਿਆ ਪ੍ਰਾਪਤ 
ਕੀਤੀ । ਬੁੱਧੀਮਾਨ ਅਤੇ ਹੋਣਹਾਰ ਹੋਣ ਕਰਕੇ ਵਜ਼ੀਫ਼ੇ ਪ੍ਰਾਪਤ ਕਰਨ ਵਿਚ ਉਹਨਾਂ 
ਨੂੰ ਕੋਈ ਅਔੰਕੜ ਨਾ ਆਈ । ਮੁੱਢਲੇ ਦਿਨ ਬੜੇ ਕਸ਼ਟਾਂ ਵਾਲੇ ਸਨ । ਆਪਣੀ ਝੰਗ 
ਯਾਤਰਾ ਬਾਰੇ ਉਹਨਾਂ ਲੇਖਕਾਂ ਨੂੰ ਬੜੀ ਰੌਚਿਕ ਕਹਾਣੀ ਸੁਣਾਈ । ਰਾਹ ਵਿਚ ਜਦੋ” 
ਰਾਤ ਪੈਣ ਲੱਗੀ ਤਾਂ ਉਹਨਾਂ ਇਕ ਛੋਟੀ ਜਹੀ ਥਾਂ ਪੜਾ ਕੀਤਾ । ਉਹਨਾਂ ਕੌਲ 
ਕਿਤਾਬਾਂ ਦੀ ਗੌਢ ਅਤੇ ਇਕ ਰੁਪਿਆ ਵੀਹ ਪੈਸੇ ਸਨ ਜੋ ਉਹਨਾਂ ਵਰਗੇ ਗ਼ਰੀਬ 
ਬੱਚੇ ਲਈ ਖਜ਼ਾਨੇ ਸਮਾਨ ਸਨ । ਸਰਾਂ ਵਿਚ ਠਹਿਰਨ ਦਾ ਸੁਆਲ ਹੀ ਪੈਦਾ ਨਹੀ" 
ਹੁਦਾ ਸੀ । ਉਹਨਾਂ ਸਾਹਮਣੇ ਦੇ ਬਦਲ ਸਨ । ਜਾਂ ਤਾਂ ਕਿਸੇ ਤਬੇਲੇ ਵਿਚ ਰਾਤ 
ਕੱਟਣ ਅਤੇ ਜਾਂ ਕਿਸੇ ਦਰੱਖ਼ਤ 'ਤੇ ਚੜ੍ਹ ਕੇ ਸੌ" ਰਹਿਣ । ਉਹਨਾਂ ਨੂੰ ਡਰ ਸੀ ਕਿ 
ਤਬੇਲੇਂ ਵਿਚੋ ਕਿਤਾਬਾਂ ਚੌਰੀ ਨਾ ਹੋ ਜਾਣ ਜੋ ਕੀਮਤੀ ਖ਼ਜ਼ਾਨੇ ਸਮਾਨ ਸਨ । ਸੌ ਉਹ 
ਦਰੱਖ਼ਤ ਤੇ ਚੜ੍ਹ ਗਏ ਪਰ ਡਿੱਗਣ ਦੇ ਡਰ ਕਾਰਨ ਅੱਖਾਂ ਮੀਟਣ ਦਾ ਹੌਸਲਾ ਵੀ 
ਨਾ ਕੀਤਾ । ਵਿਦਿਆਰਥੀ ਜੀਵਨ ਦੇ ਅਜਿਹੇ ਦੁੱਖਾਂ ਭਰੋ ਦਿਨਾਂ ਪਿੱਛੋ ਉਹ ਵਧਦੇ 
ਵਧਦੇ ਲਾਹੌਰ ਦੇ ਸਰਕਾਰੀ ਕਾਲਜ ਵਿਚ ਰਸਾਇਣ ਸ਼ਾਸਤਰ ਦੇ ਪ੍ਰੋਫ਼ੈਸਰ ਲੱਗ 
ਗਏ । ਉਦੋ ਤਕ ਲਾਹੌਰ ਪਰਿਵਾਰ ਦਾ ਘਰ ਬਣ ਚੁੱਕਾ ਸੀ ਅਤੇ ਭੇਰਾ ਪਿਛੌਕੜ ਬਣ 
ਚੁੱਕਾ ਸੀ ਤਾਂ ਵੀ ਇਹ ਪਰਿਵਾਰ ਭਰੂਚੀ ਅਰਥਾਤ ਭੇਰਾ ਨਿਵਾਸੀ ਅਖਵਾਉ'ਦਾ ਸੀ । 

ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ਨੇ ਆਪਣੇ ਪੰਜਾਂ ਪੁੱਤਰਾਂ ਨੂੰ ਇੰਗਲੰ'ਡ ਭੇਜਿਆ 
ਅਤੇ ਆਪ ਵੀ ਉੱਥੇ ਗਏ । ਉਹ ਮੈਨਚੇਸਟਰ ਗਏ ਅਤੇ ਉੱਥੇ ਕੈੱਬਰਿਜ ਦੇ ਪ੍ਰੋਫ਼ੈਸਰ 
ਅਰਨੈਸਟ ਰੁਦਰਫ਼ੋਰਡ ਅਤੇ ਕੌਪਨਹੇਗਨ ਦੇ ਨਾਇਲਸਬੋਰ ਦੇ ਨਾਲ ਰਲ ਕੇ ਰੇਡੀਉ- 
ਐਕਟਿਵਟੀ ਉੱਤੇ ਖੌਜ ਦਾ ਕੌਮ ਕੀਤਾ । ਪਹਿਲਾ ਮਹਾਂ ਯੁੱਧ ਆਰੰਭ ਹੋਣ ਵੇਲੋਂ 
ਉਹ ਜਰਮਨੀ ਵਿਚ ਸਨ ਅਤੇ ਲੜਾਈ ਛਿੜਨ ਤੋ” ਸਿਰਫ਼ ਇਕ ਦਿਨ ਪਹਿਲਾਂ 
ਸਰਹੱਦ ਪਾਰ ਕਰਕੇ ਸੁਰੱਖਿਅਤ ਸਥਾਨ 'ਤੇ ਪਹੁੰਚਣ ਵਿਚ ਸਫ਼ਲ ਹੋਏ । ਅਸਲ 
ਵਿਚ ਉਹਨਾਂ ਦੇ ਪੁੱਤਰ ਬੀਰਬਲ ਸਾਹਨੀ ਦੀ ਵਿਗਿਆਨਕ ਜਿਗਿਆਸਾ ਵਾਲ 
ਪ੍ਰਵਿਰਤੀ ਅਤੇ ਦ੍ਰਿੜ੍ਹਤਾ ਦਾ ਜੱਸ ਉਹਨਾਂ ਦੀ ਪਹਿਲ ਅਤੇ ਪ੍ਰੋਰਨਾ, ਉਤਸ਼ਾਹ ਅਤੇ 
ਦ੍ਰਿੜ੍ਹਤਾ, ਸਖ਼ਤ ਮਿਹਨਤ ਅਤੇ ਈਮਾਨਦਾਰੀ ਨੂੰ ਜਾਂਦਾ ਹੈ । ਇਸ ਗੱਲ ਦੀ ਪੁਸ਼ਟੀ 
ਇੱਥੋਂ” ਹੁੰਦੀ ਹੈ ਕਿ ਪ੍ਰੋਫ਼ੋਜਰ ਬੀਰਬਲ ਸਾਹਨੀ ਆਪਣੇ ਖੋਜ ਕਾਰਜ ਵਿਚ ਕਦੇ ਹਾਰ 
ਨਹੀ ਮੰਨਦੇ ਸਨ ਸਗੋ” ਕਠਨ ਤੇ ਕਠਨ ਸਮੱਸਿਆ ਦਾ ਹੱਲ ਲੱਭਣ ਲਈ ਤੱਤਪਰ 
ਰਹਿੰਦੇ ਸਨ । ਇਸ ਤਰ੍ਹਾਂ ਜੀਵਨ ਨੂੰ ਇਕ ਵੱਡੀ ਚੁਣੌਤੀ ਵਜੌ' ਮੰਨਣਾ ਉਹਨਾਂ ਦੇ 
ਪਰਿਵਾਰ ਦਾ ਆਦਰਸ਼ ਵਾਕ ਬਣ ਗਿਆ ਸੀ । 

ਪ੍ਰੋਫ਼ੈਸਰ ਬੀਰਬਲ ਸਾਹਨੀ ਆਜ਼ਾਦੀ ਦੇ ਘੋਲ ਦੇ ਪੱਕੇਂ ਸਮਰਥਕ ਸਨ । ਇਸ 
ਦਾ ਕਾਰਣ ਵੀ ਉਹਨਾਂ ਦੇ ਪਿਤਾ ਦਾ ਪ੍ਰਭਾਵ ਹੋਂ ਸਕਦਾ ਹੈ । ਉਹਨਾਂ ਦੇ ਪਿਤਾ ਨੇ 
ਨਾਮਿਲਵਰਤਨ ਅੰਦੋਲਨ ਦੇ ਦਿਨੀ” 1922 ਵਿਚ ਜਲ੍ਹਿਆਂਵਾਲਾ ਬਾਗ਼ ਦੇ 


ਪਰਿਵਾਰਕ ਪਿਛੋਕੜ ? 


ਕਤਲੇਆਮ ਦੇ ਵਿਰੌਧ ਵਿਚ ਅੰਗ੍ਰੇਜ਼ ਸਰਕਾਰ ਦੁਆਰਾ ਮਿਲੀ ਪਦਵੀ ਵਾਪਿਸ ਕਰ 
ਦਿੱਤੀ ਸੀ ਹਾਲਾਂਕਿ ਉਹਨਾਂ ਨੂੰ ਉਹਨਾ ਦੀ ਪੈਨਸ਼ਨ ਬੰਦ ਕਰ ਦਿੱਤੇ ਜਾਣ ਦੀ 
ਧਮਕੀ ਦਿੱਤੀ ਗਈ ਸੀ । ਰੁਚੀ ਰਾਮ ਸਾਹਨੀ ਦਾ ਜਵਾਬ ਸੀ ਕਿ ਉਹ ਨਤੀਜ£ 
ਭੁਗਤਣ ਲਈ ਤਿਆਰ ਹਨ 1 ਪਰ ਉਹਨਾਂ ਦੀ ਸ਼ਖਸੀਅਤ ਅਤੇਂ ਲੌਕਖ੍ਰਿਅਤਾ ਦਾ 
ਇੰਨਾਂ ਜ਼ੋਰ ਸੀ ਕਿ ਅੰਗ੍ਰੇਜ਼ ਸਰਕਾਰ ਦੀ ਪੈਨਸ਼ਨ ਬੈਦ ਕਰਨ ਦੀ ਹਿੰਮਤ ਨਾ ਹੋਈ 
ਅਤੋ ਇਹ ਉਹਨਾਂ ਨੂੰ ਅੰਤ ਤਕ ਮਿਲਦੀ ਰਹੀ ॥ 

ਇਹ ਉਥਲ ਪੁਥਲ ਦੇ ਦਿਨ ਸਨ । ਆਜ਼ਾਦੀ ਦਾ ਘੋਲ ਸਿਖ਼ਰ ਤੇ ਸੀ । ਸਾਕੇ 
ਲੋਕ ਦੇਸ਼ ਦੀ ਸੁਤੌਤਰਤਾ ਪ੍ਰਾਪਤੀ ਦੇ ਉਦੇਸ਼ ਲਈ ਦੇਸ਼ ਭਗਤੀ ਦੀ ਭਾਵਨਾ ਨਾਲ 
ਕਿਸੇ ਨਾ ਕਿਸੇ ਤਰ੍ਹਾਂ ਹਿੱਸਾ ਪਾ ਰਹੇ ਸਨ । ਇਹਨਾਂ ਨਿਰਣਾਇਕ ਦਿਨਾਂ ਵਿਚ 
ਉਹਨਾਂ ਦੇ ਲਾਹੌਰ ਵਾਲੋਂ ਘਰ ਵਿਚ ਠਹਿਰਨ ਵਾਲੇ ਮਹਿਮਾਨਾਂ ਮੋਤੀ ਲਾਲ ਨਹਿਰੂ, 
ਗੋਖਲੇ, ਮਦਨ ਮੋਹਨ ਮਾਲਵੀਆ, ਹਕੀਮ ਅਜ਼ਮਲ ਖਾਂ ਵਰਗੀਆਂ ਰਾਜਨੀਤਕ 
ਹਸਤੀਆਂ ਦਾ ਪ੍ਰਭਾਵ ਵੀ ਉਹਨਾਂ ਦੇ ਰਾਜਨੀਤਕ ਸੰਬੋਧਾਂ ਤੇ ਪਿਆ । ਉਹਨੀ' ਦਿਨੀ” 
ਰਾਜਨੀਤਕ ਨੇਤਾਵਾਂ ਦੀਆਂ ਗ੍ਰਿਫ਼ਤਾਰੀਆਂ, ਰਾਜਨੀਤਕ ਸਭਾਵਾਂ, ਅੱਥਰੂ-ਬੋਬਾਂ ਦਾ 
ਸੁੱਟੇ ਜਾਣਾ, ਬੇਗੁਨਾਹਾਂ ਤੇ ਲਾਠੀਚਾਰਜ ਅਤੇ ਅੰਨ੍ਹੇਵਾਹ ਗ੍ਰਿਫ਼ਤਾਰੀਆਂ ਦੀਆਂ ਖ਼ਬਰਾਂ 
ਰੋਜ਼ ਹੀ ਆਉਂਦੀਆਂ ਸਨ । ਨੌਜਵਾਨ ਬੀਰਬਲ ਦੇ ਸੋਵੇਦਨਸ਼ੀਲ ਮਨ ਉੱਤੇ 
ਇਹਨਾਂ ਗੱਲਾਂ ਦਾ ਅਵੱਸ਼ ਪ੍ਰਭਾਵ ਪਿਆ ਹੋਏਗਾ । 1918 ਵਿਚ ਵਿਦੇਸ਼ ਵਿਚ 
ਆਪਣੀ ਪੜ੍ਹਾਈ ਪੂਰੀ ਕਰਨ ਉਪ੍ਰੰਤ ਭਾਰਤ ਵਿਚ ਆਉਂਦਿਆਂ ਹੀ ਬੀਰਬਲ ਸਾਹਨੀ 
ਨੇ ਹੱਥ ਦਾ ਕੱਤਿਆ ਖੱਦਰ ਦਾ ਕੱਪੜਾ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤਰ੍ਹਾਂ 
"ਆਪਣੀਆਂ ਰਾਜਨੀਤਕ ਭਾਵਨਾਵਾਂ ਨੂੰ ਵਿਹਾਰਕ ਰੂਪ ਦਿੱਤਾ । 

ਬੀਰਬਲ ਸਾਹਨੀ ਬੜੋਂ ਨਿਸ਼ਠਾਵਾਨ ਵਿਅਕਤੀ ਸਨ । ਸ਼ਾਇਦ ਇਹ ਗੁਣ 
ਉਹਨਾਂ ਆਪਣੀ ਆਤਮ ਤਿਆਗੀ ਮਾਂ ਤੋ" ਲਿਆ ਸੀ ਜੋ ਰੂੜ੍ਹੀਵਾਦੀ ਅਤੇ ਵਿਖਾਵਾ- 
ਰਹਿਤ ਹੁੰਦਿਆਂ ਹੋਇਆਂ ਵੀ ਠੇਠ ਪੰਜਾਬੀ ਔਰਤ ਸੀ -- ਮਨ ਦੀ ਦ੍ਰਿੜ੍ਹ ਅਤੇ 
ਬਹਾਦਰ । ਉਹਨਾਂ ਅਨੇਕ ਕਠਨਾਈਆਂ ਚੋ ਲੰਘਦਿਆਂ ਪਰਿਵਾਰ ਦਾ ਬੇੜਾ ਬੈਨੇ 
ਲਾਇਆ । ਉਹਨੇ ਕੱਟੜ ਪੰਥੀ ਮਿੱਤਰਾਂ ਅਤੇ ਸੈਬੈਧੀਆਂ ਦੇ ਸਖ਼ਤ ਵਿਰੋਧ ਦੇ ਬਾਵਜੂਦ 
ਅਤੇ ਖ਼ੁਦ ਆਪਣੇ ਅਣ-ਉਦਾਰਵਾਦਕ ਸੁਭਾਅ ਦੇ ਹੁੰਦਿਆਂ ਆਪਣੇ ਪਤੀ ਦੀ 
ਧੀਆਂ ਨੂੰ ਉੱਚੀ ਵਿੱਦਿਆ ਦਿਵਾਉਣ ਦੀ ਇੱਛਾ ਨੂੰ ਸਵੀਕਾਰ ਕੀਤਾ । ਇਸ ਸਦੀ 
ਦੇ ਮੁੱਢਲੇ ਵਰ੍ਹਿਆਂ ਵਿਚ ਇਹ ਆਪਣੇ ਆਪ ਵਿਚ ਇਨਕਲਾਬੀ ਕਦਮ ਸੀ । 
ਅਸਲ ਵਿਚ ਉਹਨੇ ਆਪਣੇ ਸਾਰੇ ਬੱਚਿਆਂ ਨੂੰ ਸਿਹਤਮੰਦ ਵਿੱਦਿਆ ਦਿਵਾਉਣ 
ਦਾ ਜਤਨ ਕੀਤਾ ਜੌ ਉਹਨਾਂ ਦੇ ਆਉਣ ਵਾਲੇ ਜੀਵਨ ਵਿਚ ਬੜਾ ਕੰਮ ਆਇਆ । 
ਪ੍ਰੋਫ਼ੈਸਰ ਰੁਚੀ ਰਾਮ ਸਾਹਨੀ ਦੀ ਤੀਜੀ ਪੁੱਤਰੀ ਸ੍ਰੀਮਤੀ ਕੌਹਲੀ ਨੂੰ ਪੰਜਾਬ 
ਯੂਨੀਵਰਸਿਟੀ, ਲਾਹੌਰ ਦੀ ਪਹਿਲੀ ਔਰਤ-ਗ੍ਰੇਜੂਏਟ (ਸਨਾਤਕ) ਹੋਣ ਦਾ ਮਾਣ 


੨ ਬੀਰਬਲ ਸਾਹਨੀ 


ਪ੍ਰਾਪਤ ਹੋਇਆ । ਉਹਨਾਂ ਦਿਨਾਂ ਦੇ ਰਿਵਾਜ਼ ਅਲੁਸਾਰ ਲੜਕੀਆਂ ਦਾ ਵਿਆਹ 
ਛੋਟੀ ਉਮਰ ਵਿਚ ਕਰ ਦਿੱਤਾ ਜਾਂਦਾ ਸੀ । ਇਸ ਲਈ ਸ੍ਰੀਮਤੀ ਈਸ਼ਵਰੀ ਦੇਵੀ 
ਲੜਕੀਆਂ ਦਾ ਵਿਆਹ ਵੱਡੀ ਉਮਰ ਵਿਚ ਕਰਨ ਦੇ ਪੱਖ ਵਿਚ ਨਹੀ” ਸੀ ਫਿਰ ਵੀ 
ਉਹਨੇ ਪਤੀ ਦੀ ਇੱਛਾ ਮੰਨ ਕੇ ਧੀਆਂ ਦਾ ਵਿਆਹ ਛੌਟੀ ਉਮਰ ਵਿਚ ਕਰਨ 'ਤੇ 
ਚੌਰ ਨਾ ਦਿੱਤਾ । 


ਬੀਰਬਲ ਸਾਹਨੀ ਛੋਟੀ ਉਮਰ ਵਿਚ ਹੀ ਆਪਣੀ ਦਿਆਲਤਾ ਕਾਰਨ ਪ੍ਰਸਿੱਧ 
ਹੋ ਗਏ ਸਨ । ਭੈਣਾਂ-ਭਰਾਵਾਂ ਵਿਚ ਝਗੜਾ ਹੋਣ 'ਤੇ ਹਮੇਸ਼ਾਂ ਉਹਨਾਂ ਨੂੰ ਹੀ ਵਿਚੋਲਾ 
ਬਣਾਇਆ ਜਾਂਦਾ ਸੀ ਕਿਉਕਿ ਉਹਨਾਂ ਨੂੰ ਨਿਰਪੱਖ ਸਮਝਿਆ ਜਾਂਦਾ ਸੀ । ਕਿਤੇ 
ਕੌਈ ਇਹ ਧਾਰਨਾ ਨਾ ਬਣਾ ਲਏ ਕਿ ਉਹ ਗੈਭੀਰ ਸੁਭਾ ਵਾਲੇ ਨੋਜਵਾਨ ਸਨ, 
ਮੈ ਇਹ ਜ਼ੋਰ ਦੇ ਕੇ ਕਹਿਣਾ ਚਾਹੁੰਟੀ ਹਾਂ ਕਿ ਉਹ ਆਪਣੇ ਹਾਸੇ-ਠੱਠੇ ਕਫਕੇ ਪ੍ਰਸਿੱਧ 
ਸਨ ਅਤੇ ਬਹੁਤ ਵਾਰ ਆਖਣੇਂ ਛੌਟੇ ਭੇਣਾਂ-ਭਰਾਵਾਂ ਦੇ ਆਗੂ ਬਣ ਕੇ ਉਹਨਾਂ ਤੋ” 
ਅਜਿਹੀਆਂ _ਸ਼ਰਾਰਤਾਂ ਕਰਵਾਉਂਦੇ ਕਿ ਉਹਨਾਂ ਦੇ ਪਿਤਾ ਜੀ ਉਲਝਣ ਵਿਚ ਪੈ 
ਜਾਂਦੇ । ਇਹ ਉਪੱਦਰੀ ਸੁਭਾ ਰੁਚੀ ਕਈਆਂ ਰੂਪਾਂ ਵਿਚ ਪ੍ਰਗਟ ਹੁੰਦੀ । ਇਕ ਵਾਰ 
ਉਹਨਾਂ ਦਾ ਪਰਿਵਾਰ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਸ਼ਿਮਲੇ ਗਿਆ 
ਹੋਇਆ ਸੀ । ਉੱਥੋਂ ਉਹ ਪਰਿਵਾਰ ਦੇ ਕੁਝ ਮਿੱਤਰਾਂ ਨਾਲ ਇਕ ਹੀ ਘਰ ਅਤੇ 
ਬਗ਼ੀਚੇ ਦੀ ਵਰਤੋ` ਕਰਦੇ ਸਨ । ਸਬਜ਼ੀ ਦੇ ਬਗ਼ੀਚੇ ਵਿਚ ਉਹਨਾਂ ਨੇ ਮੱਤਾ ਅਤੇ 
ਖੀਰੇ ਬੀਜੇ । ਕਿਸੇ ਕਾਰਨ ਬੀਰਬਲ ਦੇ ਪਰਿਵਾਰ ਨੂੰ ਅਚਾਨਕ ਲਾਹੌਰ ਆਉਣਾ 


ਪਿਆ । ਇਸ ਦਾ ਮਤਲਬ ਇਹ ਸੀ ਬਗ਼ੀਚੇ ਵਿਚਲੇ ਖੀਰਿਆਂ ਦਾ ਮਜ਼ਾ ਉਹਨਾਂ ਦੇ 
ਗੁਆਂਢੀ ਨੇ ਲੈਣਾ ਸੀ । ਇਹ ਗੱਲ ਸ਼ਰਾਰਤੀ ਬੀਰਬਲ ਦੀ ਸਹਿਣ-ਸ਼ਕਤ) ਤੋਂ` ਪਰ੍ਹੇ 
ਸੀ । ਉਹਨਾਂ ਯੋਜਨਾ ਬਣਾਈ ਕਿ ਜਾਣ ਤੋ ਪਹਿਲਾਂ ਰਾਤੇ ਰਾਤ ਸਾਰੇ ਫਲ ਤੋੜ 
ਲਏ ਜਾਣ ਅਤੇ ਸਭ ਪੌਦਿਆਂ ਦੀਆਂ ਜੜ੍ਹਾਂ ਇਕਦਮ ਮੁੱਢੋਂ” ਹੀ ਪੁੱਟ ਦਿੱਤੀਆਂ 
ਜਾਣ ਤਾਂ ਕਿ ਸ਼ੈਤਾਨੀ ਦਾ ਪਤਾ ਨਾ ਲੱਗ ਸਕੇ । ਉਹਨਾ ਦੇ ਭੈਣ-ਭਰਾਵਾਂ ਨੇ ਮਿੱਥੇ 
ਹੋਏ ਤਰੀਕੇ ਅਨੁਸਾਰ ਕੌਮ ਕੀਤਾ । ਨਤੀਜੋਂ ਵਜੋ" ਸਾਰੇ ਪੰਦੇ ਸੁੱਕ ਗਏ । ਉਹਨਾਂ 
ਦੇ ਗੁਆਂਢੀਆਂ ਦੀ ਸਮਝ ਵਿਚ ਹੀ ਨਾ ਆਇਆ ਕਿ ਪਾਣੀ ਦੇਣ ਅਤੇ ਖਾਦ ਪਾਉਣ 
ਦੇ ਬਾਵਜ਼ੂਦ ਪੌਦੇ ਕਿਵੇ" ਸੁੱਕ ਗਏ । ਇਸ ਸ਼ਰਾਰਤ ਦਾ ਪਤਾ ਉਹਨਾਂ ਨੂੰ ਛੁੱਟੀਆਂ 
ਬੀਤਣ ਉਪ੍ਰੰਤ ਲਾਹੌਰ ਆ ਕੇ ਲੱਗਾ । 

ਆਉਣ ਵਾਲੇ ਜੀਵਨ ਵਿਚ ਵੀ ਬੀਰਬਲ ਸਾਹਨੀ ਆਪਣੇ ਨੌਜਵਾਨ ਭਤੀਜਿਆਂ 
ਅਤੇ ਭਤੀਜੀਆਂ ਨਾਲ ਹਮੇਸ਼ਾਂ ਹਾਸਾ ਠੱਠਾ ਕਰਦੇ ਰਹਿੰਦੇ ਸਨ ਜਾਂ ਬਨਸਪਤੀ 
ਵਿਗਿਆਨ ਦੌਰਿਆਂ ਵਿਚ ਆਪਣੇ ਵਿਦਿਆਰਥੀਆਂ ਨਾਲ ਹਾਸੇ ਮਖੌਲ ਦੀਆ ਗੱਲਾਂ 
ਕਰਦੇ ਅਤੇ ਚੁਟਕਲੇ ਸੁਣਾਉ'ਦੇ । ਉਹਨਾਂ ਦੇ ਭਤੀਜੇ ਭਤੀਜੀਆਂ ਨੇ ਉਹਨਾ ਦਾ 
ਨਾਂ “ਤਮਾਸ਼ੇ ਵਾਲਾ ਅੰਕਲ' ਰੱਖਿਆ ਹੋਇਆ ਸੀ । ਉਹਨਾਂ ਦਾ ਮਨਚਾਹਿਆ ਮਖੌਲ 


“ਪਰਿਵਾਰਕ ਪਿਛੋਕੜ 9 


ਦਸਤਾਨੇ ਵਾਲੇ ਬਾਂਦਰ ਦੇ ਖਿਡਾਉਣੇ ਵਾਲੀ ਖੇਡ ਸੀ । ਇਸ ਖਿਡਾਉਣੇ ਨੂੰ ਉਹਨਾਂ 
1913 ਵਿਚ ਜਰਮਨੀ ਵਿਚ ਖਰੀਦਿਆ ਸੀ ਜਿੱਥੇ ਉਹ ਗਰਮੀ ਦੇ ਸਿਮੋਸਟਰ ਵਿਚ 
ਸ਼ਾਮਿਲ ਹੌਣ ਲਈ ਗਏ ਸਨ । ਇਸ ਕਾਰਜਕਰਮ ਦੇ ਅੰਤਰਗਤ ਮਿਊਨਿਖ ਵਿਚ 
ਪ੍ਰੋਫ਼ੈਸਰ ਸੋਏਬਲ ਦੇ ਬਨਸਪਤੀ ਵਿਗਿਆਨ 'ਤੇ ਭਾਸ਼ਣ ਹੁੰਦੇ ਸਨ । ਦਸਤਾਨੇ ਵਾਲੋਂ 
ਬਾਂਦਰ ਨੂੰ ਉਹ ਇੰਝ ਫੜਦੇ ਸਨ ਕਿ ਜੇ ਕਿਸੇ ਨੂੰ ਪਤਾ ਨਾ ਲੱਗੇ ਕਿ ਇਹ ਖਿਡਾਉਣਾ 
ਹੈ ਤਾਂ ਉਹ ਇਜ ਨੂੰ ਅਸਲੀ ਬਾਂਦਰ ਹੀ ਸਮਝਦਾ ਸੀ ਜਿਹਨੂੰ ਉਹ ਪੁਚਕਾਰਦੇ 
ਰਹਿੰਦੇ ਸਨ । ਦਸਤਾਨੇ ਵਾਲਾ ਬਾਂਦਰ ਨਾ ਸਿਰਫ਼ ਬੱਚਿਆਂ ਦੇ ਮਨੌਰੰਜਨ ਦਾ 
ਸਾਧਨ ਸੀ, ਸਗੋ” ਉਹਨਾਂ ਦੇ ਅਤੇ ਉਹਨਾਂ ਦੀ ਪਤਨੀ ਵਿਚਲੇ ਸੰਕੋਚ ਨੂੰ ਦੂਰ ਕਰਨ 
ਲਈ ਵੀ ਜ਼ਿੰਮੋਦਾਰ ਸੀ । ਜਦੋ” ਪ੍ਰੋਫ਼ੈਸਰ ਸਾਹਨੀ ਵਿਆਹ ਤੋਂ” ਪਿੱਛੋ ਪਹਿਲੀ 
ਵਾਰ ਪਤਨੀ ਨੂੰ ਮਿਲਣ ਆਏ ਤਾਂ ਆਪਸ ਵਿਚਲੀ ਸੰਕੋਚ ਵਾਲੀ ਚੁੱਪ ਅਤੇ ਉਲਝਣ 
ਨੂੰ ਦੂਰ ਕਰਨ ਲਈ ਉਹਨਾਂ ਕੌਟ ਦੀ ਜੇਬ ਵਿਚੋ" ਝਾਕਦੇ ਬਾਂਦਰ ਦਾ ਮੂੰਹ ਆਪਣੀ 
ਪਤਨੀ ਨੂੰ ਵਿਖਾਉ'ਦਿਆਂ ਕਿਹਾ ਕਿ “ਇਹ ਮੇਰਾ ਪਾਲਤੂ ਬਾਂਦਰ ਹੈ ਜਿਸ ਨਾਲ 
ਮੈਨੂੰ ਲੋਹੜੇ ਦਾ ਪਿਆਰ ਹੈ । ਹੁਣ ਤਕ ਸਿਰਫ਼ ਮੈ' ਹੀ ਇਹਦੀ ਦੇਖਭਾਲ ਕਰਦਾ 
ਰਿਹਾ ਹਾਂ ਪਰ ਹੁਣ ਮੈ” ਚਾਹੁੰਦਾ ਹਾਂ ਕਿ ਅੱਗੋਂ ਤੋ" ਤੂ ਇਹਦੀ ਸੰਭਾਲ ਕਰੇ“ ।'' 
ਫਿਰ ਉਹਨਾਂ ਪਤਨੀ ਨੂੰ ਕਿਹਾ ਕਿ ਉਹ ਬਾਂਦਰ ਨੂੰ ਪੁਚਕਾਰੇ ਕਿਉਕਿ ਉਹਨੂੰ 
ਪਿਆਰ ਦੀ ਲੌੜ ਸੀ । ਉਹਨਾਂ ਦੀ ਪਤਨੀ ਨੂੰ ਇਹ ਪਤਾ ਨਹੀ” ਸੀ ਕਿ ਇਹ 
ਖਿਡਾਉਣਾ ਹੈ ਇਹ ਲਈ ਉਸ ਨੂੰ ਹਿਚਕਚਾਹਟ ਮਹਿਸੂਸ ਹੋਈ । ਬਾਂਦਰ ਦੇ 
ਕੋਲ ਜਾਣ ਤੇ ਜਦੋ ਉਹਨੂੰ ਪਤਾ ਲੱਗਾ ਕਿ ਇਹ ਖਿਡਾਉਣਾ ਹੈ ਅਤੇ ਪ੍ਰੋਫ਼ੈਸਰ 
ਸਾਹਨੀ ਨੇ ਮਜ਼ਾਕ ਕੀਤਾ ਹੈ ਤਾਂ ਦੋਵੇ ਹੱਸ ਪਏ ਅਤੇ ਉਹਨਾਂ ਵਿਚਲਾ ਸੰਕੋਚ ਦੂਰ 
ਹਗਿਆ ।. 

ਪ੍ਰੋਫੋਜਰ ਸਾਹਨੀ ਦਾ ਆਪਣੇ ਪਾਲਤੂ ਦਸਤਾਨੇ ਵਾਲੇ ਬਾਂਦਰ ਨਾਲ ਇੰਨਾ 
ਮੇਲਜੌਲ ਸੀ ਕਿ ਦੋਵਾਂ ਨੂੰ ਪਰ੍ਹੇ ਕਰਨਾ ਮੁਸ਼ਕਿਲ ਸੀ । ਉਹ ਉਦਾਸ ਮਨੁੱਖੀ ਹਾਵ ਭਾਵ 
ਵਾਲਾ ਬਾਂਦਰ ਭਾਗਾਂ ਵਾਲਾ ਸੀ ਅਤੇ ਦੂਰ ਦੁਰਾਡ ਦੇਸ਼ਾਂ ਵਿਚ ਆਪਣੇ ਸੁਆਮੀ 
ਨਾਲ ਜਹਾਜ਼ੀ, ਜ਼ਮੀਨੀ ਅਤੇ ਹਵਾਈ ਸਫ਼ਰਾਂ ਤੇ ਜਾਂਦਾ ਸੀ । ਕੋਈ ਵੀ ਐਸਾ ਦੇਸ਼ 
ਨਹੀ” ਸੀ ਜਿੱਥੇ ਪ੍ਰੋਫ਼ੈਸਰ ਸਾਹਨੀ ਇਸ _ਦਸਤਾਨੇ ਵਾਲੋਂ ਬਾਂਦਰ ਤੋ" ਬਿਨਾਂ ਗਏ 
ਹੋਣ । ਇਹ ਖਿਡੌਣਾ ਬਾਂਦਰ ਜਿਸ ਦਾ ਨਾਂ ਉਹਨਾਂ ਜਿੱਪੀ ਰੱਖਿਆ ਰੋਇਆ ਸੀ, 
ਹੁਣ ਪ੍ਰੋਫ਼ੈਸਰ ਸਾਹਨੀ ਦੀਆਂ ਹੋਰ ਮੁੱਲਵਾਨ ਚੀਜ਼ਾਂ ਸਮੇਤ ਪੁਰਾਬਨਸਪਤ ਸੈਸਥਾਨ 
ਵਿਚਲੇ ਉਹਨਾਂ ਦੇ ਕਮਰੇ ਵਿਚ ਪ੍ਰਦਰਸ਼ਨ ਦੀ ਇੰਤਜ਼ਾਰ ਵਿਚ ਪਿਆ ਹੈ । 

ਬੀਰਬਲ ਸਾਹਨੀ ਦਾ ਪਾਲਣ ਪੌਸਣ ਉਦਾਰ ਭਾਵਨਾਵਾਂ ਵਾਲੇ ਵਾਤਾਵਰਣ ਵਿਚ 
ਹੋਇਆ ਸੀ । ਉਹਨਾਂ ਦੇ ਪਿਤਾ ਰਸਾਇਣ ਸ਼ਾਸਤਰ ਦੇ ਅਧਿਅਨ ਲਈ ਕਲਕੱਤੇਂ 
ਗਏ ਸਨ ਕਿਉਕਿ ਪੰਜਾਬ ਯੂਨੀਵਰਸਿਟੀ ਵਿਚ ਉਸ ਵੇਲੇਂ ਲੌੜੀ'ਦੀਆਂ ਸਹੂਲਤਾਂ 


10 ਬੀਰਬਲ ਸਾਹਨੀ 


ਨਹੀ ਸਨ । ਇਹ ਉਹ ਵੇਲਾ ਸੀ ਜਦੋ' ਕਲਕੱਤੇ ਵਿਚ ਬ੍ਰਾਹਮੂ ਸਮਾਜ ਦਾ ਆੰਦੋਲਨ 
ਪੂਰੇ ਜ਼ੌਰ `ਤੇ ਸੀ । ਕੇਸ਼ਵ ਚੈਦਰ ਸੇਨ ਦੇ ਵਿਆਖਿਆਨਾਂ ਨੂੰ ਸੁਣ ਕੇ ਉਹ ਬਾਹਮੂ 
ਸਮਾਜ ਦੇ ਸਿੱਧਾਂਤਾਂ ਤੋਂ ਬੜੇ ਪ੍ਰਭਾਵਿਤ ਹੋਏ ਅਤੇ ਇਸ ਨਵੇ ਪ੍ਰਗਤੀਵਾਦੀ ਸਮਾਜ 
ਦੇ ਅਨੁਆਈ ਬਣ ਕੇ ਲਾਹੌਰ ਪਰਤੇ । ਬ੍ਰਾਹਮੂ ਸਮਾਜ ਸਮਾਜਿਕ ਅਤੇ ਧਾਰਮਿਕ 
ਜਾਗਰਤੀ ਸੀ ਜਿਸ ਨੇ ਪੁਰਾਣੇ ਰੀਤੀ ਰਿਵਾਜ਼ਾਂ ਨੂੰ ਤੋੜ ਦਿੱਤੇ ਜੋ ਅਜੋਕੇ ਬਦਲੋ 
ਹੋਏ ਸਮੇ" ਵਿਚ ਨਿਰਾਰਥਕ ਸਨ । ਇਹਦਾ ਇਕ ਵੱਡਾ ਪ੍ਰਗਤੀਸ਼ੀਲ ਝੁਕਾ ਜਾਤ ਪਤ 
ਦੇ ਬੰਧਨਾਂ ਤੋਂ" ਮੁਕਤ ਹੋਣਾ ਸੀ । ਲਾਹੌਰ ਦੇ ਬ੍ਰਾਹਮੂ ਸਮਾਜ ਦੇ ਨੇਤਾ ਦੇ ਰੂਪ ਵਿਚ 
ਪ੍ਰੋਫੈਸਰ ਰੁਚੀ ਰਾਮ ਸਾਹਨੀ ਨੇ ਇਸ ਗੱਲ ਨੂੰ ਅਮਲੀ ਰੂਪ ਦੇਣ ਲਈ ਆਪਣੇ ਸਭ 
ਤੋ ਵੱਡੇ ਲੜਕੇ ਡਾ. ਵਿਕਰਮਜੀਤ ਸਾਹਨੀ ਦੀ ਸ਼ਾਦੀ ਆਪਣੀ ਜ਼ਾਤ ਤੋ" ਬਾਹਰ 
ਕਰ ਦਿੱਤੀ ਅਤੇ ਆਪਣੀ ਬਿਰਾਦਰੀ ਨੂੰ ਚੁਣੌਤੀ ਦਿੱਤੀ ਕਿ ਹਿੰਮਤ ਹੋਏ ਤਾਂ ਉਹਨਾਂ 
ਨੂੰ ਬਿਰਾਦਰੀ 'ਚੋਂ ਛੇਕ ਦੇਣ । ਬਿਰਾਦਰੀ 'ਚੋ ਛੇਕਣ ਦੀ ਹਿੰਮਤ ਤਾਂ ਕਿਸੇ ਨੂੰ ਨਾ 
ਹੋਈ ਪਰ ਬਹੁਤ ਸਾਰੇ ਲੌਕਾਂ ਨੇ ਅਸਹਿਮਤੀ ਅਵੱਸ਼ ਪ੍ਰਗਟ ਕੀਤੀ । ਉਹਨਾਂ ਦੇ ਲਾਹੌਰ 
ਵਾਲੇ ਘਰ ਵਿਚ ਜਾਤੀ, ਸੋਪ੍ਰਦਾਇ ਜਾਂ ਧਰਮ ਦਾਂ ਬੈਧਨ ਨਹੀ" ਸੀ । ਸਭ ਧਰਮਾਂ 
ਨੂੰ ਮੰਨਣ ਵਾਲ ਉਥੇ ਨਿੱਤ ਆਉਂਦੇ ਰਹਿੰਦੇ ਸਨ ਅਤੇ ਰਾਜਨੀਤਕ, ਧਾਰਮਿਕ ਅਤੇ 
ਸਾਹਿੱਤਕ ਵਾਦ ਵਿਵਾਦ ਖੁੱਲ੍ਹ ਕੇ ਹੁੰਦੇ ਸਨ । ਜਦੋ ਪੰਜਾਬ ਵਿਚ ਆਰੀਆ ਸਮਾਜ 
ਦਾ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਵਿਦਿਅਕ ਅੰਦੋਲਨ ਸ਼ੁਰੂ ਹੋਇਆ ਤਾਂ 
ਪ੍ਰੰਫ਼ੈਜਰ ਰੁਚੀ ਰਾਮ ਸਾਹਨੀ ਲਾਹੌਰ ਦੇ ਉਹਨਾਂ ਪ੍ਰਮੁੱਖ ਬੁੱਧੀਜੀਵੀਆਂ ਵਿਚੋ” ਸਨ 
ਜਿਹਨਾਂ ਇਸ ਲਹਿਰ ਨਾਲ ਆਪਣੀ ਸਹਿਮਤੀ ਪ੍ਰਗਟਾਈ । ਬੀਰਬਲ ਸਾਹਨੀ ਦੀ 
ਪਾਲਣਾ ਪੌਸਣਾ ਅਜਿਹੇ ਵਾਤਾਵਰਣ ਵਿਚ ਹੋਈ ਸੀ ਜਿੱਥੇ ਵੱਡਿਆਂ ਦੀ ਆਗਿਆ 
ਮੰਨਣ ਦੀ ਆਸ ਤਾਂ ਕੀਤੀ ਜਾਂਦੀ ਸੀ, ਪਰ ਨਾਲ ਹੀ ਛੋਟਿਆਂ ਦੀ ਰਾਇ ਦਾ 
ਆਦਰ ਵੀ ਕੀਤਾ ਜਾਂਦਾ ਸੀ । ਇਸ ਦੀ ਪੁਸ਼ਟੀ ਉਹਨਾ ਦੇ ਛੋਟੇ ਭਰਾ ਡਾ. ਐਮ. 
ਆਰ. ਸਾਹਨੀ ਦੇ ਇਸ ਕਥਨ ਤੋਂ" ਹੁੰਦੀ ਹੈ, ''ਪਿਤਾ ਜੀ ਨੇ ਉਹਨਾਂ ਲਈ ਇੰਡੀਅਨ 
ਸਿਵਲ ਸਰਵਿਸ 'ਚ ਜਾਣ ਦੀ ਯੋਜਨਾ ਬਣਾਈ ਸੀ । ਬੀਰਬਲ ਨੂੰ ਜਾਣ ਲਈ 
ਤਿਆਰ ਹੋਂਣ ਨੂੰ ਕਿਹਾ ਗਿਆ । ਇਸ ਲਈ ਵਾਦ ਵਿਵਾਦ ਦੀ ਜ਼ਿਆਦਾ ਗੁੰਜਾਇਸ਼ 
ਨਹੀ” ਸੀ, ਪਰ ਮੈਨੂੰ ਬੀਰਬਲ ਦਾ ਜਵਾਬ ਚੰਗੀ ਤਰ੍ਹਾਂ ਯਾਦ ਹੈ ਕਿ ਜੇ ਤਾਂ ਹੁਕਮ 
ਹੈ ਤਾਂ ਉਹ ਜਾਏਗਾ, ਪਰ ਜੇ ਇਸ ਸੋਬੋਧ ਵਿਚ ਉਸ ਦੀ ਰੁਚੀ ਦਾ ਧਿਆਨ ਰੱਖਿਆ 
ਜਾਏ ਤਾਂ ਬਨਸਪਤੀ ਵਿਗਿਆਨ ਵਿਚ ਖੌਜ ਕਾਰਜ ਉਸ ਦੀ ਚੋਣ ਹੈ ਹੋਰ ਕੁਝ 
ਨਹੀ` । ਭਾਵੇ` ਇਸ ਸੰਬਧੀ ਕੁਝ ਚਿਰ ਲਈ ਪਿਤਾ ਜੀ ਅਸਚਰਜ ਰਹਿ ਗਏ, ਪਰ 
ਛੋਤੀ ਹੀ ਸਹਿਮਤੀ ਦੇ ਦਿੱਤੀ ਕਿਉਕਿ ਸਖ਼ਤ ਅਨ੍ ਸ਼ਾਸਨ ਦੋ ਧਾਰਨੀ ਹੋਣ ਦੇ' 
ਬਾਵਜੂਦ ਉਹ ਜ਼ਰੂਰੀ ਮਾਮਲਿਆਂ ਵਿਚ ਚੋਣ ਦੀ ਆਜ਼ਾਦੀ ਦੇ'ਦੇ ਸਨ । ਪਿਤਾ ਜੀ 
ਉਹਨਾਂ ਅਨੁਸ਼ਾਸਨਕਾਰੀਆਂ ਵਿਚੋ ਸਨ ਜਿਹਨਾਂ ਦਾ ਸੁਝਾ ਮਾਤਰ ਹੀ ਇਹ ਤਹਿ 


ਪਰਿਵਾਰਕ ਪਿਛੋਕੜ )॥ 


ਕਰਨ ਲਈ ਕਾਫ਼ੀ ਹੁੰਦਾ ਕਿ ਫੈਸਲਾ ਕੀ ਹੈ ?'' 

ਜਿਸ ਵਾਤਾਵਰਣ ਵਿਚ ਵੱਡਿਆਂ ਦੀ ਆਗਿਆਕਾਰਤਾ ਦੇ ਨਾਲ ਨਾਲ ਆਪ 
ਵਿਚਾਰ ਕਰਨ ਅਤੇ ਆਪਣੇ ਹੀ ਫੈਸਲੇਂ ਮੂਜਬ ਕੌਮ ਕਰਨ ਦਾ ਅਧਿਕਾਰ ਸੀ, ਜਿਸ 
ਵਾਤਾਵਰਣ ਵਿਚ ਵਿਦੇਸ਼ੀ ਰਾਜ ਵਿਰੁੱਧ ਬਗ਼ਾਵਤ ਵੱਸੀ ਹੋਈ ਸੀ, ਜਿਸ ਵਾਤਾਵਰਣ 
ਵਿਚ ਉਚੇਰੀ ਸਿੱਖਿਆ ਦਾ ਮਹੱਤਵ ਸੀ, ਅਜਿਹੇ ਵਾਤਾਵਰਣ ਵਿਚ ਬੀਰਬਲ ਸਾਹਨੀ 
ਦਾ ਬਚਪਨ ਬਤੀਤ ਹੋਇਆ । 


3. ਸਕੂਲ ਅਤੇ ਕਾਲਜ ਦੀ ਵਿਦਿਆ 


ਸਾਹਨੀ ਦੀ ਸਾਰੀ ਮੁੱਢਲੀ ਸਿੱਖਿਆ ਭਾਰਤ ਵਿਚ ਹੀ ਪੂਰੀ ਹੋਈ । ਸਕੂਲ 
ਦੀ ਪੜ੍ਹਾਈ ਤੋ ਬਾਅਦ ਉਹ ਸਰਕਾਰੀ ਕਾਲਜ, ਲਾਹੌਰ ਵਿਚ ਦਾਖ਼ਿਲ ਹੋ ਗਏ, 
ਉਹਨਾਂ ਨੇ ਪ੍ਰਸਿੱਧ ਬਰਾਉ ਵਿਗਿਆਨੀ ਪ੍ਰੋਫ਼ੈਸਰ ਸ਼ਿਵਰਾਮ ਕੇਸ਼ਪ ਦੀ ਦੇਖ ਰੇਖ 
ਹਠ ਬਨਸਪਤੀ ਵਿਗਿਆਨ ਦਾ ਅਧਿਅਨ ਕੀਤਾ ਅਤੇ ਉਹਨਾਂ ਦੀ ਪ੍ਰੋਰਨਾ ਨਾਲ 
ਬਨਸਪਤੀ ਵਿਗਿਆਨ ਨੂੰ ਆਪਣੇ ਕੈਰੀਅਰ ਲਈ ਚੁਣਿਆ । ਖੌਦਿਆਂ ਲਈ ਬੀਰਬਲ 
ਦਾ ਪ੍ਰੰਮ ਛੋਟੀ ਉਮਰ ਤੋ" ਹੀ ਜ਼ਾਹਿਰ ਸੀ । ਪਾਦਪਾਲਯ (ਹਰਬੇਰੀਅਮ) ਬਨਾਉਣ 
ਲਈ ਪੌਦਿਆਂ ਨੂੰ ਇਕੱਠਾ ਕਰਨਾ ਅਤੇ ਹੋਰ ਅਧਿਅਨ ਲਈ ਉਹਨਾਂ ਨੂੰ ਬੋਤਲਾਂ ਵਿਚ 
ਸਾਂਭ ਕੇ ਰੱਖਣ ਦੀ ਉਹਨਾਂ ਦੀ ਆਦਤ ਨੂੰ ਉਹਨਾਂ ਦੇ ਘਰ ਵਾਲੇ ਜਾਣਦੇ ਸਨ । 
ਸਰਕਾਰੀ ਕਾਲਜ ਵਿਚ ਪੜ੍ਹਦਿਆਂ ਸਾਹਨੀ ਨੂੰ ਆਪਣੇ ਘਰ ਤੋਂ” ਪਰ੍ਹਾਂ ਸ਼ਹਿਰ ਦੀ 
ਚਾਰਦੀਵਾਰੀ ਤੋ` ਬਾਹਰ ਅਤੇ ਬਰੈਡਲਾ ਹਾਲ ਦੇ ਨੋੜਲੋ ਮੈਦਾਨ ਵਿਚ ਘੁੰਮਣ ਦੀ 
ਆਦਤ ਸੀ । ਅਕਸਰ ਉਹ ਨਵੇ' ਲੱਗਣ ਵਾਲੋਂ ਪੰਦਿਆਂ ਨੂੰ ਪੁੱਟ ਕੇ ਘਰ ਲੈ ਆਉਦੇ 
ਅਤੇ ਆਪਣੇ ਬਾਗ਼ ਵਿਚ ਲਾ ਲੈਦੇ । ਇਸੇ ਤਰ੍ਹਾਂ ਇਕ ਵਾਰ ਉਹਨਾਂ ਨੂੰ ਇੰਡੀਅਨ 
ਲੇਬਰਨਮ (ਕੈਸੀਆ ਫਿਸਟੁਲਾ) ਦਾ ਇਕ ਛੋਟਾ ਜਿਹਾ ਪੌਦਾ ਲੱਭਾ ਜਿਸ ਨੂੰ ਆਮ 
ਕਰਕੇ ਅਮਲਤਾਸ ਜਾਂ 'ਗੋਲਡਨ ਸ਼ਾਵਰ' ਕਿਹਾ ਜਾਂਦਾ ਹੈ । ਗੋਲਡਨ ਸ਼ਾਵਰ ਨਾਂ 
ਪੈਣ ਦਾ ਕਾਰਨ ਇਹ ਹੈ ਕਿ ਰੁੱਖ ਹੇਠ ਪਈਆਂ ਗੋਲ ਸੁਨਹਿਰੀ ਪੰਖੜੀਆਂ ਦੂਰੋ” 
ਇੰਜ ਲੱਗਦੀਆਂ ਹਨ ਜਿਵੇ” ਸੋਨੇ ਦੀਆਂ ਮੁਹਰਾਂ ਹੋਣ । ਆਪਣੀ ਖੌਜ ਤੋ ਉਤੇਜਿਤ 
ਹੋ ਕੇ ਜਦੋ' ਬੀਰਬਲ ਦੌੜਦੇ ਹੋਏ ਘਰ ਆਏ ਤਾਂ ਉਹਨਾਂ ਦਾ ਸਾਹ ਫੁੱਲ ਰਿਹਾ ਸੀ । 
'ਉਹਨਾਂ ਦੇ ਭੈਣਾਂ ਭਰਾਵਾਂ ਸਮੇਤ ਬੱਚਿਆਂ ਦੀ ਪੂਰੀ ਫੌਜ ਉਸ ਥਾਵੇ" ਪਹੁੰਚੀ ਜਿੱਥੇ 
ਬੂਟਾ ਉੱ“ਗਿਆ ਹੋਇਆ ਸੀ । ਉਹਨਾਂ ਉਸ ਬੂਟੇ ਨੂੰ ਆਪਣੇ ਬਾਗ਼ ਵਿਚ ਲਾ ਲਿਆ । 
ਵਰ੍ਹਿਆਂ ਬਾਅਦ ਜਦੋ” ਉਹ ਬੂਟਾ ਵਧ ਕੇ ਰੁੱਖ ਬਣ ਗਿਆ ਅਤੇ ਉਹਨੂੰ ਪੀਲੇ ਫੁੱਲਾਂ 
-ਦੇ ਗੁੱਛੇ ਪੈਣ ਲੱਗੇਂ ਤਾਂ ਘਰਦਿਆਂ ਦੀ ਖ਼ੁਸ਼ੀ ਦਾ ਪਾਰਾਵਾਰ ਨਾਂ ਰਿਹਾ । ਦੂਰ 


ਸਕੂਲ ਅਤੇ ਕਾਲਜ ਦੀ ਵਿਦਿਆ 13. 


ਦੁਰਾਡੇ ਪਿੰਡਾਂ ਤੋਂ ਆਉਣ ਵਾਲੇ ਉਹਨਾਂ ਦੇ ਸੈਬੋਧੀ ਰੁੱਖ ਦੇ ਫਲ ਨੂੰ ਦਵਾਈ 
ਬਨਾਉਣ ਲਈ ਇਕੱਠਾ ਕਰਦੇ ਅਤੇ ਇਹਦੇ ਲਈ ਬੀਰਬਲ ਨੂੰ ਆਸ਼ੀਰਵਾਦ ਦੇ'ਦੇ । 
ਦੇਸ਼ ਦੀ ਵੰਡ ਤੋ ਪਿੱਛੋ 1947 ਦੇ ਸਰਵਨਾਸ਼ ਤੋ ਬਾਅਦ ਜਦੋ ਉਹਨਾਂ ਦਾ ਟੱਬਰ 
ਲਾਹੌਰ ਤੋ ਚਲਾ ਗਿਆ ਉਂਦੇ ਉਹ ਰੁੱਖ ਉੱਥੇ ਸੀ । ਪਰ ਉਦੋ ਤਕ 'ਇੰਡੀਅਨ 
ਲੋਬਰਨਮ' ਪ੍ਰਤੀ ਉਹਨਾਂ ਦਾ ਪਿਆਰ ਮਿਥਿਆ ਬਣ ਚੁੱਕਾ ਸੀ । ਜਦੋਂ ਉਹਨਾਂ 
ਗੋਮਤੀ ਦੇ ਕੰਢੇ ਆਪਣਾ ਘਰ ਬਣਾਇਆ ਤਾਂ ਸੜਕ ਦੇ ਦੌਵੇ" ਪਾਸੇ ਇਹੋ ਰੁੱਖ 
ਲਗਵਾਇਆ । ਗਰਮੀਆਂ ਦੇ ਤਪਦੇ ਆਕਾਸ਼ ਵਿਚ ਜਦੋਂ" ਪੀਲੇ ਫੁੱਲਾਂ ਦੇ ਗੁੱਛਿਆਂ 
ਨਾਲ ਲੱਦੇਂ ਰੁੱਖਾਂ ਦੇ ਪਰਛਾਵੇ' ਗੋਮਤੀ 'ਚੋ' ਨਜ਼ਰ ਆਉਂਦੇ ਤਾਂ ਇਹ ਨਜ਼ਾਰਾ ਮਨ 
ਜਿੱਤ ਲੈਦਾ ਅਤੇ ਸ਼ਹਿਰ ਦੇ ਬਹੂਤੇ ਸੈਲਾਨੀ ਭਰਪੂਰ ਪ੍ਰਸੈਸਾ ਕਰਦੇ । 

ਬੀਰਬਲ ਸਾਹਨੀ ਨੇ ਸੈਨ 1911 ਵਿਚ ਪੰਜਾਬ ਯੂਨੀਵਰਸਿਟੀ 'ਚੋ” ਗ੍ਰੇਜੂਏਸ਼ਨ 
(ਸਨਾਤਕ) ਦੀ ਉਪਾਂਧੀ ਹਾਸਿਲ ਕੀਤੀ ਅਤੇ ਉਸੇ ਵਰ੍ਹੇ ਇੰਗਲੇ'ਡ ਜਾ ਕੇ ਇਮੈਨੂਅਲ 
ਕਾਲਜ, ਕੌੱਬਰਿਜ ਵਿਚ ਦਾਖ਼ਲਾ ਲਿਆ । 1914 ਵਿਚ ਉਹਨਾਂ ਕੈਬਰਿਜ ਤੋਂ” 
ਸਨਾਤਨ ਦੀ ਉਪਾਧੀ ਲਈ ਅਤੇ ਝੱਟ ਬਾਅਦ ਉਹਨਾਂ ਵੇਲਿਆਂ ਦੇ ਪ੍ਰਸਿੱਧ ਬਨਸਪੜੀ 
ਵਿਗਿਆਨੀ ਪ੍ਰੌਫ਼ੈਸਰ ਏ. ਸੀ, ਸਟੂਅਰਟ ਦੀ ਅਗਵਾਈ ਹੇਠ ਗੰਭੀਰ ਖੋਜ ਵਿਚ ਜੁਟ 
ਗਏ । 1919 ਵਿਚ ਬੀਰਬਲ ਸਾਹਨੀ ਨੂੰ ਜੀਵਾਸ਼ਮੀ ਮਾਦਪਾਂ (ਫੌਸਿਲ ਪਲਾਂਟਸ) 
`ਤੇ ਖੌਜ ਲਈ ਲੰਦਨ ਯੂਨੀਵਰਸਿਟੀ ਤੋ ਡਾਕਟਰ ਆਫ਼ ਸਾਇੰਸ (ਡੀ. ਐਸ. ਸੀ.) 
ਦੀ ਉਪਾਧੀ ਮਿਲੀ । ਉਹਨਾਂ ਵਿਚ ਬਨਸਪਤੀ ਵਿਗਿਆਨ ਦਾ ਪ੍ਰੋਮ ਅਤੇ ਭਾਰਤ 
ਦੇ ਜੀਵਤ ਪੱਦਿਆਂ ਦਾ ਗਿਆਨ ਇੰਨਾ ਜ਼ਿਆਦਾ ਸੀ ਕਿ ਜਦੋ ਉਹ ਵਿਦਿਆਰਥੀ 
ਸਨ ਉਂਦੋ` ਈ ਉਹਨਾਂ ਨੂੰ ਕਿਹਾ ਗਿਆ ਕਿ ਭਾਰਤ ਵਿਚ ਬਨਸਪਤੀ ਵਿਗਿਆਨ 
ਦੇ ਵਿਦਿਆਰਥੀਆਂ ਦੀ ਆਵਸ਼ਕਤਾ ਅਨੁਸਾਰ ਲਾਉਸਮ ਦੀ ਬਨਸਪਤੀ ਵਿਗਿਆਨ 
ਦੀ ਪੁਸਤਕ ਵਿਚ ਸੋਧ ਕਰਨ । ਲਾਉਸਮ ਅਤੇ ਸਾਹਨੀ ਦੀ ਬਨਸਪਤੀ ਵਿਗਿਆਨ 
ਦੀ ਇਹ ਪਾਠ ਪ੍ਰਸਤਕ ਭਾਰਤ ਦੇ ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਵਿਚ ਹੁਣ 
ਵੀ ਵਿਆਪਕ ਰੂਪ ਵਿਚ ਪੜ੍ਹੀ ਜਾਂਦੀ ਹੈ, ਪਰ ਇਸ ਸ਼ਾਨਦਾਰ ਕੌਮ ਲਈ ਬੀਰਬਲ 
ਸਾਹਨੀ ਨੂੰ 20 ਪੈੱਡਾਂ ਦੀ ਤੁਛ ਰਕਮ ਮਿਲੀ । ਰਾਇਲਟੀ ਚੋ" ਵੀ ਕੋਈ ਹਿੱਸਾ 
ਨਾ ਮਿਲਿਆ, ਪਰ ਇਸ ਵਿਚ ਖਰਾਬ ਗੱਲ ਇਹ ਸੀ ਕਿ ਉਹਨਾਂ ਤੋ ਇਕਰਾਰਨਾਮਾ 
ਲਿਖਵਾਇਆ ਗਿਆ ਜਿਸ ਵਿਚ ਇਹ ਸ਼ਰਤ ਸੀ ਕਿ ਉਹ ਜੀਵਨ ਭਰ ਬਨਸਪਤੀ 
ਵਿਗਿਆਨ ਦੀ ਕੋਈ ਹੋਰ ਪਾਠ ਪੁਸਤਕ ਨਹੀ` ਲਿਖਣਗੇ ਜਿਸ ਨਾਲ ਇਸ ਪੁਸਤਕ 
ਦੀ ਵਿਕਰੀ ਵਿਚ ਰੁਕਾਵਟ ਪਏ । 


4. ਬੀਰਬਲ ਸਾਹਨ) ਦੇ ਸਫ਼ਰ 


ਪ੍ਰੋਫ਼ੈਸਰ ਸਾਹਨੀ ਬੜੇ ਘੁਮੱਕੜ ਵਿਅਕਤੀ ਸਨ । ਉਹ ਭਾਰਤ ਹੀ ਨਹੀ', ਸੰਸਾਰ 
`ਦੇ ਵੱਖ ਵੱਖ ਦੇਸ਼ਾਂ ਦੀ ਅਨੇਕ ਵਾਰ ਯਾਤਰਾ ਕਰ ਚੁੱਕੇ ਹਨ । ਭਾਰਤ ਵਿਚ ਉਹਨਾਂ 
ਨੂੰ ਹਿਮਾਲਾ ਦੇ ਆਰ-ਪਾਰ 'ਟ੍ਰੇਕ' ਕਰਨ ਦੀ ਰੀਝ ਰਹਿੰਦੀ ਸੀ । ਇਹ ਲਾਲਸਾ 
'ਉਹਨਾਂ ਨੂੰ ਆਪਣੇਂ ਪਿਤਾ ਤੋਂ ਮਿਲੀ ਸੀ -- ਜੌ ਆਪ ਟ੍ਰੇਕ ਕਰਨ ਲਈ ਇੰਛੁਕ 
ਰਹਿੰਦੇ ਸਨ ਅਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਵੱਖ ਵੱਖ ਸਫ਼ਰਾਂ ਵਿਚ ਨਾਲ ਲੈ 
ਜਾਂਦੇ ਸਨ । ਨੌਜਵਾਨ ਦੇ ਰੂਪ ਵਿਚ ਬੀਰਬਲ ਨੇ ਜੌ ਅਨੇਕ ਸਫ਼ਰ ਕੀਤੇ ਉਹਨਾਂ ਵਿਚ 
ਪਠਾਨਕੋਟ ਤੋ ਰੌਹਤਾਂਗ ਦੱਰੇ ਤਕ (12000 ਫੁੱਟ ਉੱਚਾ), ਕਾਲਕਾ ਤੋ" ਕਸੌਲੀ, 
ਸਬਾਬੂ, ਸ਼ਿਮਲਾ, _ਨਾਰਕੰਡਾ, ਰਾਮਪੁਰ ਬੁਸ਼ਹਿਰ, ਕਿਲਬਾ ਅਤੇ ਬੁਰਨ ਦਾਰੇ 
(16800 ਫੁੱਟ ਉੱਚਾ) ਤੋਂ” ਹੋਂ ਕੇ, ਤਿੱਬਤ ਦੀ ਸੀਮਾ ਤਕ, ਸ੍ਰੀਨਗਰ ਤੋ” ਜ਼ੋਜੀਲਾ 
ਦੱਰੇ ਦੇ ਪਾਰ ਦ੍ਰਾਸ ਤਕ, ਸ੍ਰੀਨਗਰ ਤੋ ਅਮਰਨਾਬ (14000 ਫੁੱਟ) ਤਕ, ਸ਼ਿਮਲਾ 
ਤੋ ਰੌਹਤਾਂਗ ਦੱਰੇ ਤਕ ਅਨੇਕਾਂ ਹੋਰ ਸਫ਼ਰ ਟ੍ਰੇਕ ਸ਼ਾਮਿਲ ਸਨ । ਉਹਨਾਂ ਧੁਰ ਦੂਰ 
ਤਿੱਬਤ ਤਕ ਦਾ ਸਫ਼ਰ ਕੀਤਾ ਸੀ । 1911 ਦੀ ਗਰਮੀ ਰੁੱਤੇ ਇੰਗਲੰ'ਡ ਜਾਣ ਤੋ” 
ਪਹਿਲਾਂ ਜਦੋ" ਉਹ ਮੌਚਾਈ ਹਿਮ ਨਦੀ (ਗਲੋਸ਼ੀਅਰ) ਦੀ ਯਾਤਰਾ ਕਰ ਰਹੇ ਸਨ, 
ਜੋ ਜ਼ੋਜੀਲਾ ਤੋ ਜ਼ਿਆਦਾ ਦੂਰ ਨਹੀ' ਹੈ, ਤਾਂ ਬੀਰਬਲ ਨੇ ਬਰਫ਼ 'ਚੋ ਇਕ ਦੁਰਲੱਭ 
ਲਾਲ ਸਾਵਲ ਇਕੱਠਾ ਕੀਤਾ । ਇਸ ਨਮੂਨੇ ਨੂੰ ਉਹ ਆਪਣੇ ਨਾਲ ਇੰਗਲੈਂਡ ਲੈ ਗਏ 
ਜਿੱਥੋ ਕੈੱਬਰਿਜ ਦੇ ਬਨਸਪਤੀ ਸਕੂਲ ਦੇ ਪ੍ਰਫ਼ੈਸਰ ਸੇਵਾਰਡ ਨੇ ਉਹਦਾ ਪ੍ਰੀਖਸ਼ਣਕੀਤਾ । 
ਮੋਚਾਈ ਹਿਮਨਦ ਦੇ ਇਸੇ ਦੌਰੇ ਸਮੇ" ਜਦੋ" ਉਹਨਾਂ ਇਕ ਪਾੜ (ਗਹਿਵਰ) ਵਿਚ 
ਝਾਕਿਆ ਤਾਂ ਉਹਨਾਂ ਨੂੰ ਬਰਫ਼ ਵਿਚ ਜੰਮ ਕੇ ਮਰਿਆ ਹੋਇਆ ਇਕ ਘੋੜਾ ਦਿਸਿਆ 
ਜੋ ਆਪਣੀ ਬਰਫ਼ੀਲੀ ਕਬਰ ਵਿਚ ਸੁਰੱਖਿਅਤ ਖੜਾ ਸੀ । ਉਸ ਵੇਲੇ ਉਹਨਾਂ ਸਸਤੀ 
`ਤੇ ਸਥਾਨੀ ਲੌਕਾਂ ਵਲੋ" ਬਣਾਈ ਹੱਥ ਦੀ ਵੱਟੀ ਹੋਈ ਰੱਸੀ ਦੀ ਚੱਪਲ ਪਹਿਨੀ ਹੋਈ 
ਸੀ ਤੇ ਉਹਨਾਂ ਨਾਲ ਇਕ ਸਥਾਨੀ ਗਾਈਡ ਤੇ ਉਹਨਾਂ ਦੇ ਭਰਾ ਹੀ ਸਨ । ਅਚਾਨਕ 


"ਉਹਨਾਂ ਦੇ ਸਫ਼ਰ 15 


'ਉਹਨਾਂ ਨੂੰ ਖਿਆਲ ਆਇਆ ਇਕ ਵੀ ਗ਼ਲਤ ਕਦਮ ਉੱਠਿਆ ਨਹੀ” ਕਿ ਉਹਨਾਂ 
ਦੀ ਹਾਲਤ ਵੀ ਉਹੋਂ ਹੋਏਗੀ ਜੋ ਉਸ ਘੋੜੇ ਦੀ ਹੋਈ ਸੀ । ਵਿਦਿਆਰਥੀ ਜੀਵਨ 
ਦੇ ਸਫ਼ਰਾਂ ਨੂੰ ਛੱਡ ਕੇ ਭਾਰਤ ਤੋਂ“ ਬਾਹਰਲੇ ਵੱਖ ਵੱਖ ਦੇਸ਼ਾਂ ਦੇ ਉਹਨਾਂ ਦੇ ਦੌਰਿਆਂ 
ਦਾ ਉਦੇਸ਼ ਜਾਂ ਤਾਂ ਵਿਆਖਿਆਨ ਦੇਣਾ ਸੀ ਜਾਂ ਸੈਮੀਨਾਰਾਂ ਵਿਚ ਹਿੱਸਾ ਲੈਣਾ ਹੋਦਾ 
ਸੀ, ਵਿਸ਼ਵਵਿਦਿਆਲਿਆਂ ਜਾਂ ਸੈਸਥਾਨਾਂ ਦਾ ਨਿਰੀਖਣ ਕਰਨਾ ਜਾਂ ਕਿਸੇ ਵਿਗਿਆਨਕ 
ਸੰਮਤੀ ਦੀ ਪ੍ਰਧਾਨਗੀ ਕਰਨਾ ਸੀ । ਵਿਆਹ ਤੋ ਬਾਅਦ ਦੇ ਟ੍ਰੈਕਾਂ ਅਤੇ ਦੌਰਿਆਂ 
ਵਿਚ ਸ੍ਰੀਮਤੀ ਸਾਹਨੀ ਉਹਨਾਂ ਦੇ ਨਾਲ ਹੁੰਦੇ । ਇਸ ਤਰ੍ਹਾਂ ਦਾ ਇਕ ਟ੍ਰੇਕ ਉਹਨਾਂ 
ਲਈ ਯਾਦਗਾਰੀ ਹੈ । ਉਹ ਸ੍ਰੀਨਗਰ ਤੋਂ" ਯੂਰੀ ਹੁੰਦੇ ਹੋਏ ਟ੍ਰੇਕ ਕਰ ਰਹੇ ਸਨ -- 
ਪੁੰਛ ਤੋ ਚੌਰ ਪੰਜਾਲ, ਪਾਲ ਗਗਰੀਆਂ ਅਤੇ ਫਿਰ ਗੁਲਮਰਗ । ਜਦ ਉਹ ਨਵੀਆਂ 
ਥਾਵਾਂ ਦੀ ਖੋਜ ਕਰਦੇ ਤਾਂ ਹਿੰਮਤੀ ਕੌਮਾਂ ਨੂੰ ਕਰਨ ਦੇ ਉਤਸ਼ਾਹ ਸਦਕਾ ਬਹੁਤ ਵਾਰੀ 
ਕੋਈ ਬਿਪਤਾ ਆ ਖੜੀ ਹੁੰਦੀ । ਇਹ ਟੈਕ ਵੀ ਅਜਿਹਾ ਹੀ ਸੀ ਜਿਸ ਵਿਚ ਉਹਨਾਂ 
ਦਾ ਦਲ ਵਾਲ ਵਾਲ ਬਚਿਆ । ਸ੍ਰੀਮਤੀ ਸਾਹਨੀ ਅਤੇ ਕੁੱਲੀਆਂ ਨਾਲ ਉਹਨਾਂ ਇਕ 
ਉੱਚੀ ਥਾਂ ਡੇਰਾ ਲਾਇਆ । ਜਦੋਂ` ਸ਼ਾਮ ਦਾ ਵੇਲਾ ਹੋਇਆ ਤਾਂ ਬਰਫ਼ ਪੈਣ ਲੱਗੀ । 
ਹਿਮਪਾਂਤ ਇੰਨੇ ਜ਼ੋਰ ਦਾ ਸੀ ਕਿ ਸਭ ਲੋਕਾਂ ਦੇ ਖ਼ਤਮ ਹੋ ਜਾਣ ਦਾ ਖ਼ਤਰਾ ਸੀ । 
ਪ੍ਰੋਫੈਸਰ ਨੇ ਚੰਗੀ ਤਰ੍ਹਾਂ ਪੈਰ ਪੁੱਟਣ ਵਾਲੋਂ ਅਤੇ ਗੱਠੇ ਹੋਏ ਕੁੱਲੀਆਂ ਨੂੰ ਕਿਹਾ ਕਿ 
ਅਜੇ ਸਮਾਂ ਹੈ ਜੁ ਉਹ ਸੁਰੱਖਿਅਤ ਸਥਾਨਾਂ ਤੇ ਚਲੇ ਜਾਣ । ਅਤੇ ਆਪ ਪਤਨੀ ਨਾਲ 
ਬਰਫਾਨੀ ਕਬਰ ਦਾ ਸਾਹਮਣਾ ਕਰਨ ਲਈ ਤਿਆਰ ਹੋ ਗਏ । ਉਸ ਲੌਹੜੋ ਦੀ 
ਠੰਡੀ ਰਾਤ ਵਿਚ ਜਦੋ" ਹੋਰ ਸਭ ਚੀਜ਼ਾਂ ਜੌਮ ਚੁੱਕੀਆਂ ਸਨ, ਉਸ ਭਿਆਨਕ ਰਾਤ ਨੂ 
ਲੰਘਾਉਣਾ ਅਤਿਅੰਤ ਮੁਸ਼ਕਿਲ ਸੀ, ਪਰ ਉਹਨਾਂ ਵੱਡੇ ਭਾਗਾਂ ਨੂੰ ਇਕ ਕੁੱਲੀ ਨੇ 
ਸੁਰੱਖਿਅਤ ਸਥਾਨ 'ਤੇ ਪਹੁੰਚ ਕੇ ਦੂਸਰਿਆਂ ਨੂੰ ਦੱਸਿਆ ਕਿ ਪ੍ਰੋਫ਼ੈਸਰ ਅਤੇ ਉਹਨਾਂ 
ਦੀ ਸੁਦਰ ਪਤਨੀ ਬਰਫ਼ ਵਿਚ ਫਸ ਗਏ ਹਨ । ਪ੍ਰੋਫ਼ੈਸਰ ਸਾਹਨੀ ਨੇ ਟ੍ਰੈਕ ਵਾਸਤੇ 
-ਕੁੱਲੀਆਂ ਨੂੰ ਉਸੇ ਪਿੰਡ 'ਚੋ' ਭਾੜੇ ਤੇ ਲਿਆ ਸੀ ਅਤੇ ਪਿੰਡ ਦੇ ਸਰਪੰਚ ਦੀ ਦੇਖ ਰੇਖ 
ਵਿਚ ਉਹ ਲੌਕ ਮਿਹਨਤਾਨੇ ਤੇ ਰੱਖੋ ਗਏ ਸਨ । ਜਦ ਉਹਨੂੰ ਪਤੀ ਪਤਨੀ ਦੇ ਦੁਰਭਾਗ 
ਦਾ ਪਤਾ ਲੱਗਾ ਤਾਂ ਉਹਨੇ ਉਹਨਾਂ ਦੇ ਬਚਾਅ ਲਈ ਇਕ ਦਲ ਦਾ ਪ੍ਰਬੋਧ ਕੀਤਾ । 
ਸਵੇਰ ਹੌਣ ਤੇ ਜਦ ਪ੍ਰੋਫੈਸਰ ਸਾਹਨ ਨੇ ਬਾਇਨੌਕੁਲਰ ਨਾਲ ਉਦਾਰਕ (ਰੈਸਕਿਊ) 
ਦਲ ਨੂੰ ਆਪਣੇ ਵਲ ਆਉ'ਦਿਆਂ ਵੇਖਿਆ ਤਾਂ ਉਹਨਾਂ ਨੂੰ ਆਪਣੀਆਂ ਅੱਖਾਂ 'ਤੇ 
ਵਿਸ਼ਵਾਸ ਹੀ ਨਾ ਰੋਇਆ । ਚੋਗੇ ਭਾਗਾਂ ਨੂੰ ਜਿਹੜੇ ਬੰਦੇ ਉਹਨਾਂ ਨੂੰ ਸੁਰੱਖਿਅਤ 
-ਥਾਵੇ' ਲੈ ਜਾਣ ਲਈ ਆਏ ਸਨ ਉਹ ਲੰਬੇ ਚੌੜੇ ਤੇ ਤਗੜੇ ਬੈਦੇ ਸਨ ਅਤੇ ਰਾਹ 
ਤੋ ਜਾਣੂ ਸਨ, ਪਰ ਉਂਦੋ" ਤੀਕ ਬਰਫ਼ ਗੋਡਿਆਂ ਤਾਈ" ਪਹੁੰਚ ਚੁੱਕੀ ਸੀ । 


ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਪ੍ਰੋਫ਼ੈਸਰ ਸਾਹਨੀ ਦੀ ਕਲਾ ਵਿਚ ਬਹੁਤ ਰੁਚੀ 
ੜੀ । ਉਹ ਸੰਗੀਤ ਨੂੰ ਬਹੁਤ ਪਸੰਦ ਕਰਦੇ ਸਨ ਅਤੇ ਸਿਤਾਰ ਤੇ ਵਾਇਲਨ ਵਜਾ 


16 ਬੀਰਬਲ ਸਾਹਨੀ 


ਸਕਦੇ ਸਨ । ਡਰਾਇੰਗ ਅਤੇ ਕਲੌਮਾਡਲਿੰਗ ਉਹਨਾਂ ਦਾ ਸਭ ਤੋਂ" ਵੱਡਾ ਸ਼ੁਗਲ ਸੀ । 
ਜਦ ਕਦੀ ਸਮਾਂ ਮਿਲਦਾ ਸੀ ਸ਼ਤਰੈਜ ਦੀ ਬਾਜ਼ੀ ਲਾ ਲੈਦੇ ਸਨ । ਉਹ ਬਚਪਨ. 
ਤੋ” ਹੀ ਖੇਡਾਂ ਦੇ ਬੜੇ ਸ਼ੌਕੀਨ ਸਨ ਅਤੇ ਖੇਡਾਂ ਵਿਚ ਉਹਨਾਂ ਦੀ ਦਿਲਚਸਪੀ ਢਲਦੀ 
ਉਮਰ ਤਕ ਕਾਇਮ ਰਹੀ । ਸਕੂਲ ਅਤੇ ਕਾਲਜ ਵਿਚ ਉਹ ਬੜੇ ਉਤਸ਼ਾਹ ਨਾਲ 
ਹਾਕੀ ਅਤੇ ਟੈਨਿਸ ਖੇਡਦੇ ਸਨ ਅਤੇ ਹਾਕੀ ਟੀਮ ਦੇ ਮੈਂਬਰ ਸਨ । ਕੈਬਰਿਜ ਵਿਚ 
ਉਹ ਟੈਨਿਸ ਵਿਚ ਭਾਰਤੀ ਮਜਲਿਸ ਵਲੋ' ਆਕਫੋਰਡੇ ਮਜਲਿਸ ਵਿਰੁੱਧ ਖੇਡਦੇ ਸਨ । 

ਪ੍ਰੋਫ਼ੈਸਰ ਸਾਹਨੀ ਮੂਲ ਰੂਪ ਵਿਚ ਪੁਰਾਬਨਸਪਤੀ ਵਿਗਿਆਨੀ ਭੂਵਿਗਿਆਨਕ 
ਸਨ, ਪਰ ਉਹਨਾਂ ਦੀਆਂ ਦਿਲਚਸਪੀਆਂ ਦਾ ਘੇਰਾ ਬੜਾ ਵਿਸ਼ਾਲ ਸੀ । ਉਹ ਹੋਰ 
ਅਨੇਕ ਵਿਸ਼ਿਆਂ ਵਿਚ ਜਿਵੇਂ' ਪੁਰਾਤਤਵ ਅਤੇ ਮਰਿਦਾ ਸ਼ਾਸਤਰ ਵਿਚ ਵੀ ਰੁਚੀ 
ਲੈ'ਦੇ ਸਨ । 


5. ਪਰਾਬਨਸਪਤੀ ਵਿਗਿਆਨ 


ਪੁਰਾਬਨਸਪਤੀ ਵਿਗਿਆਨ ਭੂਵਿਗਿਆਨਕ ਅਤੀਤ ਦੇ ਮਾਦਪਾਂ (ਪੌਦਿਆਂ) 
ਨਾਲ ਸੋਬੋਧਿਤ ਵਿਗਿਆਨ ਹੈ । ਇਹ ਚਟਾਨਾਂ ਵਿਚ ਸੁਰੱਖਿਅਤ ਪਾਦਮ ਜੀਵਾਸ਼ਮਾਂ 
ਜਾਂ ਪਾਦਮ ਅਵਸ਼ੇਸ਼ਾਂ ਦੇ ਅਧਿਅਨ 'ਤੇ ਆਧਾਰਿਤ ਹੈ । ਇਹ ਪੱਤਿਆਂ, ਟਹਿਣੀਆਂ, 
ਬੀਜਾਣੂਆਂ, ਫੁੱਲਾਂ, ਫਲਾਂ ਜਾਂ ਦਰੱਖ਼ਿਤਾਂ ਦੇ ਰੂਪ ਵਿਚ ਮਿਲਦੇ ਹਨ ਪਰ ਸੰਪੂਰਣ 
ਜੀਵ'ਸ਼ਮਤ ਪਾਦਮ ਸ਼ਾਇਦ ਟੀ ਠਦੇ ਮਿਲਦੇ ਹੋਣ । ਜੀਵ!ਸ਼ਮੀ ਅਭਿਲੋਖਾਂ ਤੋ” 
ਚਟਾਨਾਂ ਦਾ ਕਾਲ ਨਿਰਧਾਰਿਤ ਕੀਤਾ ਜਾ ਸਕਿਆ ਹੈ । ਕਿਉਕਿ ਠਿਸੇ ਵੀ ਤਲਛਟੀ 
ਜਾਂ ਚਟਾਨੀ ਜਮਓ ਵਿਚ ਉਸ ਦ' ਵਿਸ਼ੋਸ਼ ਅਨੁਸਾਟੀ ਜੀਵ ਮਿਲਦਾ ਹੈ । ਸਮੇ” ਦੋ 
ਨਾਲ ਨਾਲ ਪਾਦਮ ਅਤੇ ਪ੍ਰਾਣੀ ਸੋਰਚਨਾ ਦੀ ਜਟਲਤ! ਵਧਦੀ ਗਈ ਹੈ । ਇਹ 
ਧਰਤੀ ਦੀਆਂ ਵੱਖ ਵੱਖ ਤਹਿਆਂ ਵਿਚੋ` ਮਿਲਣ ਵਾਲੇ ਜੀਵਾਸ਼ਮੀ ਅਭਿਲਖਾਂ ਤੋ” 
ਸਪੱਸ਼ਟ ਪ੍ਰਗਟ ਹੁਦਾ ਹੈ । ਇਸ ਤਰ੍ਹਾਂ ਜੀਵਾਸ਼ਮਾਂ ਨੂੰ ਸੂਚਕ ਦ ਰੂਪ ਵਿਚ ਉਪਯੋਗ 
ਕਟਕੇ ਕਿਸੇ ਵੀ ਚੱਟਾਨ ਦੇ ਕਾਲ ਦਾ ਸਾਮਾਨਯ ਨਿਰਧਾਰਣ ਕ੍ਰਝ ਪ੍ਰਮੁੱਖ ਪਾਦਮ 
ਜਾਂ ਪ੍ਰਾਣੀ ਸਮੂਹਾਂ ਦੀ ਉਪਸਥਿਤੀ ਜਾਂ ਅਣਉਪਸਥਿ=ੀ ਦੇ ਆਧਾਰ ਤੇ ਕੀਤਾ ਜਾ 
ਸਕਦ' ਹੈ । ਇਹਨਾਂ ਜੀਵਾਸ਼ਮਾਂ ਵਿਚ ਪ੍ਰਾਗਜੀਵ ਮਹਾਂਕਲਪ ਵਿਚ ਜਾਂ ਪੰਦਰਾਂ ਅਰਬ 
(15,0,00,00,000) ਵਰ੍ਹੇ ਪੂਰਵ ਧਰਤੀ 'ਤੇ ਜਲ-ਪਾਦਮਾ ਦੇ ਹੋਣ ਦਾ ਪਤਾ 
ਲੱਗਦ' ਹੈ, ਭੂਪਾਦਮਾਂ ਦਾ ਅਸਤਿਤਵ ਸਭ ਤੋ ਪਹਿਲਾਂ ਪੁਰਾ ਜੀਵੀ ਮਹਾਕਲਪ 
ਵਿਚ ਬਣੇ ਸਿਲਯੂਰਿਅਨ ਚੱਟਾਨਾਂ `ਚ ਮਿਲਿਆ । ਛੋਟੇ ਸਰਲ ਜੀਵਾਂ ਤੋ ਉੱਚ ਪੱਧਰੀ 
ਬਣਤਰ ਦਾ ਵਿਕਾਸ ਤੇ ਸੋਗਠਨ ਦੇ ਆਧੁਨਿਕ ਅਵਿਰਤਬੀਜੀ ਰੁੱਖਾ ਵਿਚ ਪਾਦਮਾਂ 
ਦੀ ਵਿਕਾਸਮਈ ਉੱਨਤੀ ਦਾ ਬਨਸਪਤੀ ਵਿਗਿਆਨ ਨਾਲ ਡੂੰਘਾ ਸੋਬੰਧ ਹੈ, ਪਾਦਮ 
ਜੀਵਾਸ਼ਮਾਂ ਦੀ ਤਹਿਬਸ ਹਾਲਤ ਭੂਵਿਗਿਆਨ ਦੇ ਖਤਰ ਵਿਚ ਆਉਦੀ ਹੈ । ਜੇਕਰ 
ਕਿਸੇ ਬਨਸਪਤੀ ਜਾਤ ਦੇ ਉਦਭਵ, ਪ੍ਰਮੁੱਖਤਾ ਅਤ ਖਾਤਮੇ ਦਾ ਸੈਬੋਧ ਜਾਣੇ ਜਾਦੇ 
ਕਾਲ ਦੀਆਂ ਚੱਟਾਨਾਂ ਸਥਾਪਿਤ ਕੀਤਾ ਜਾ ਸਕੇ ਤਾਂ ਉਸੇ ਤਰ੍ਹਾਂ ਦੇ ਰੁੱਖਾ-ਬੂਟਿਆ 


੧8 ਬੀਰਬਲ ਸਾਹਨੀ 


ਵਾਲੀ ਚੱਟਾਨਾਂ ਦਾ ਆਪਸੀ ਸੈਥੈਧ ਚੱਟਾਨਾਂ ਦੇ ਕਾਲ ਨਾਲ ਸਥਾਪਿਤ ਕਰਨਾ 
ਭੂਵਿਗਿਆਨਕਾਂ ਲਈ ਸੰਭਵ ਹੈਂ । ਜੀਵਾਸ਼ਮੀ ਪਾਦਮ ਅਤੀਤ ਦੀ ਜਲਵਾਯੂ ਅਤੋਂ 
-ਮੀਨੀ ਹਾਲਤ ਦੇ ਸੋਬੋਧ ਵਿਚ ਪੱਕੇ ਵਿਸ਼ਵਾਸਯੋਗ ਪ੍ਰਮਾਣ ਵ ਭੂਵਿਗਿਆਨਕਾਂ 
ਨੂੰ ਵੇਦੇ ਹਨ । ਅਤੇ ਫਿਰ ਸੈਬੈਧਿਤ ਜੀਵਤ ਰੂਪਾਂ ਲਤੀ ਅਵੱਸ਼ਕ ਗਰਮੀ ਜਾਂ ਨਮੀ 
ਦੀ ਤੁਲਨਾ ਜੀਵਾਸ਼ਮੀ ਪੰਦਿਆਂ ਦੀ ਜ਼ਰੂਰਤ ਨਾਲ ਕਰ ਕੇ ਭੂਵਿਗਿਆਨਕ ਕਾਫ਼ੀ 
ਹੱਦ ਤਕ ਭੂਵਿਗਿਆਨਕ ਅਤੀਤ ਦੇ ਪਾਦਮਾਂ ਦੀਆਂ ਹਾਲਤਾਂ ਦਾ ਸਹਿ-ਸੋਥੰਧ 
ਨਿਰਧਾਰਿਤ ਕਰ ਸਕਦੇ ਹਨ ਕਿਉਕਿ ਦੋਵੇ' ਸਮਾਨ ਸਥਿਤੀਆਂ ਵਿਚ ਹੀਂ ਜੀਊ'ਦੇ 
ਰਹੇ ਹੋਣਗੇ । ਇਸ ਤਰ੍ਹਾਂ ਭੂਵਿਗਿਆਨ ਅਤੇ ਬਨਸਪਤੀ ਦੌਵਾਂ ਦਾਹੀ ਮੱਤ ਹੈਕਿ 
ਪਾਦਮ ਜੀਵਾਸ਼ਮਾਂ ਤੋਂ ਕੇਵਲ ਇਹੀ ਪਤਾ ਨਹੀ ਲੱਗਦਾ ਕਿ ਕਿਸੇ ਵਿਸ਼ੇਸ਼ ਤਰ੍ਹਾਂ 
ਦਾ ਪੌਦਾ ਕਦੌ' ਉੱਗਿਆ ਅਤੇ ਵਿਕਸਤ ਹੋਇਆ ਜੀ ਜਾਂ ਕਿਸ ਤਰ੍ਹਾਂ ਦੀ ਜ਼ਮੀਨ 
ਵਿਚ ਸੀ ਸਗੋ ਇਹ ਵੀ ਕਿ ਅਤਿ ਸਰਲ ਤੋ ਅਤਿ ਜਟਿਲ ਤਕ ਉੱਨਤ ਹੋਣ ਵਿਚ 
ਘੌਦੇ ਕਿਜ ਵਿਕਾਸਸ਼ੀਲ ਪੜਾ 'ਚੋਂ` ਲੰਘੇ । ਇਮ ਤੋਂ ਬਿਨਾਂ ਉਹਨਾਂ ਦੇ ਪਾਦਮ ਸਮੂਹਾਂ 
ਦਾ ਵੀ ਪਤਾ ਲੱਗਦਾ ਹੈ ਕਿ ਤਿਲਯੂਰੀਮਨ ਕਾਲ ਦੇ ਆਰੰਭ ਤੋ ਅਰਥਾਤ 
32 ਕਰੌੜ 50 ਲੱਖ ਵਰ੍ਹੇ ਪਹਿਲਾਂ ਤਤ ਲੱਤੜ-ਰੂਪੀ ਪਾਦਮਾਂ ਦਾ ਨਾਂ ਮਾਤਰ ਨਿਸ਼ਾਨ 
ਨਹੀ' ਸੀ । ਅਨਾਵਿਰਿਤ ਬੀਜੀ ਅਤੇ ਪੰਖਹੀਣ ਕੀਟ ਡਿਵੇਨੀਕਲਪ ਵਿਚਰ ਅਰਥਾਤ 
ਸਥੂਲ ਰੂਪ ਤੋਂ 31 ਕਰੋੜ 60 ਲੱਖ ਵਰ੍ਹੇ ਪਹਿਲਾਂ ਨਜ਼ਤੀ' ਆਏ । ਪਹਿਲੇ ਪਰਾਂ 
ਵਾਲੇ ਕੀਟਾਂ ਦਾ ਪਤਾ ਉਪਗੀ-ਕਾਰਥਨੀ ਚੱਟਾਨਾਂ 'ਤੋ' 23 ਕਰੋੜ ਵਰ੍ਹੇ ਪਹਿਲਾਂ 
ਮਿਲਦਾ ਹੈ । ਵਰਤਮਾਨ ਦੇ ਜਾਣੋਂ ਪਛਾਣੋ ਪੌਦੇ ਜਾਂ ਅਵਿਰਿਤਬੀਜੀ ਬਹੁਤਾ ਕਰ ਕੇ 
'ਉੱਨਤ ਕਿਸਮ ਦੇ ਪਾਦਮ ਹਨ; ਜਿਹਨਾਂ ਚੱਟਾਨ ਸਮੂਹਾਂ `ਤੇ ਉਹ ਮਿਲਦੇ ਹਨ 
ਕ੍ਰੀਟੇਸ਼ਮ ਕਲਪ ਜਾਂ ਉਸ ਤੋਂ` ਪਿੱਛੋਂ ਦੇ ਕਾਲ ਦੇ ਹਨ। ਇੰਜ ਲੱਗਦਾ ਹੈ ਕਿ 
ਧਰਤੀ ਦੇ ਪ੍ਰਾਣੀ ਜਾਤ ਅਤੇ ਬਨਸਪਤੀ ਜਾਤ ਨੇ ਆਪਣਾ ਆਧੁਨਿਕ ਰੂਪ ਸਭ ਤੱ 
ਪਹਿਲਾਂ ਇਸੇ ਸਮੇ ਅਰਥਾਤ 6-7 ਕਰੋੜ ਵਰ੍ਹੇ ਪਹਿਲਾਂ ਅਪਨਾਉਣਾ ਸ਼ੁਰੂ ਕੀਤਾ । 
ਬਹੁਤੇ ਅਦਿਮ ਪਾਦਮ ਜਾਂ ਟੇਰਿਡੌਸਪ੍ਰਮ ਬਹੁਮੁੱਲੇ ਸੂਚਕਾਂ ਵਿਚੋਂ ਗਿਣੇ ਜਾਂਦੇ ਹਨ 
ਕਿਉਕਿ ਇਹ ਕਾਹਲੀ ਨਾਲ ਵਿਕਸਿਤ ਰੋਏ ਅਤੇ ਖ਼ਤਮ ਹੌਣ ਤੌ ਪਹਿਲਾਂ 
ਤੂਵਿਗਿਆਨਕ ਕਾਲ ਦੇ ਕੇਵਲ ਇਕ ਛੋਟੇ ਜਿਹੇ ਖੰਤ ਵਿਚ ਜੀਊ'ਦੇ ਰਹੇ । ਇਹਨਾਂ 
`ਜੀਵਾਸ਼ਮਾਂ ਦੇ ਚੈਗੇ ਸੂਚਕ ਇਕ ਹੋਰ ਕਾਰਨ ਇਹ ਹੈ ਕਿ ਉਹਨਾਂ ਦੀਆਂ ਕੁਝ ਜਤੀਆਂ 
ਬਹੁਤਾਤ ਵਿਚ ਉੱਗੀਆਂ ਸਨ ਅਤੇ ਵਿਸ਼ਾਲ ਭੂਗੋਲਿਕ ਖੇਤਰ ਵਿਚ ਫੈਲੀਆਂ ਸਨ, 
ਇਸ ਤਰ੍ਹਾਂ ਜੇਕਰ ਸੂਚਕ ਜੀਵਾਸ਼ਮ ਅਗਿਮਾਤ ਕਾਲ ਦਿਆਂ ਪੱਥਰਾਂ 'ਚੋ ਮਿਲਣ 
ਤਦ ਕੁਝ ਭੂਵਿਗਿਆਨਕ ਨਤੀਜਿਆਂ ਨੂੰ ਮਿਲਾ ਕੇ ਇਹਨਾਂ ਚੱਟਾਨਾਂ ਦੇ ਕਾਲ ਦਾ 
ਸਹਿ ਸੰਬੰਧ ਉਹਨਾਂ ਚੱਟਾਨਾਂ ਨਾਲ ਸਥਾਪਿਤ ਕੀਤਾ ਜਾ ਸਕਦਾ ਹੈ ਜਿਹਨਾਂ ਦੇ ਕਾਲ 
ਦਾ ਭਲੀ ਭਾਂਤ ਪਤਾ ਹੈ । 


ਪੁਰਾਬਨਸਪਤੀ ਵਿਗਿਆਨ 19 


ਪ੍ਰੋਫ਼ੈਸਰ ਸਾਹਨੀ ਨੇ ਸਰਲ ਜ਼ਬਾਨ ਵਿਚ ਇਸ ਦੀ ਵਿਆਖਿਆ ਇੰਜ ਕੀਤੀ : 

''ਅਸੀ' ਤਹਿ ਦਾ ਦੂਸਰੀ ਡਹਿ ਨਾਲੋ ਅੰਤਰ ਉਹਨਾਂ ਵਿਚੋਂ" ਮਿਲਣ ਵਾਲੋਂ 
ਜੀਵਾਸ਼ਮ ਅਵਿਸ਼ੇਸ਼ਾਂ (ਰਹਿੰਦ ਖੂੰਹਦ) ਤੋ“ ਜ਼ਿਆਦਾ ਯਕੀਨੀ ਤੌਰ ਤੇ ਦੱਸ ਸਕਦੇ 
ਹਾਂ । ਉਦਾਹਰਣ ਵਜੋ” ਫਰਜ਼ ਕਰੋ ਕਿ ਕਿਸੇ ਕੌਲੇਂ ਦੀ ਖਾਣ ਵਿਚ ਇਕ ਦਿਨ ਕੋਈ 
ਆਦਮੀ ਟੋਏ ਕੰਢੇ ਬੈਠ ਕੇ ਅੰਗੂਰ ਖਾ ਰਿਹਾ ਸੀ ਅਤੇ ਬੀਆਂ ਨੂੰ ਪਾਣੀ ਵਿਚ ਸੁੱਟ 
ਰਿਹਾ ਸੀ ਤਾਂ ਉਸ ਦਿਨ ਬਣ ਰਹੀ ਚਾਕ ਦੀ ਵਿਸ਼ੇਸ਼ ਤਹਿ 'ਚੋ' ਮਿਲਣ ਵਾਲੋਂ 
ਅੰਗੂਰ ਦੇ ਬੀਜਾਂ ਤੋ ਹਫ਼ਤੇ ਦਾ ਦਿਨ ਆਸਾਨੀ ਨਾਲ ਦੱਸਿਆ ਜਾ ਸਕਦਾ ਹੈ । 
ਭਾਵ, ਜੇ ਕਿਸੇ ਵਿਸ਼ੇਸ਼ ਰਾਤ ਨੂੰ ਖਾਣ ਦੀ ਕਿਸੇ ਰੌਸ਼ਨੀ ਦੁਆਲੇ ਕੀੜਿਆਂ ਦੇ ਝੁੰਡ 
'ਚੋਂ ਟੋਏ ਵਿਚ ਡਿੱਗੇ ਕੀੜਿਆਂ ਜਾਂ ਪਾਣੀ ਦੇ ਵਹਾ ਨਾਲ ਰੁੜ੍ਹ ਕੇ ਆਏ ਕੁਝ ਕੀੜੇ 
ਉਸ ਵੇਲੇ ਚਾਕ ਦੀ ਬਣਨ ਰਹੇ ਵਾਲੀ ਤਹਿ ਹੋਠ ਦੱਬੇ ਜਾਂਦੇ ਹਨ ਤਾਂ ਉਸ ਤਹਿ ਦੇ 
ਬਣਨ ਦਾ ਠੀਕ ਠੀਕ ਦਿਨ ਅਤੇ ਪਤਾ ਉਸ ਵਿਚੋ ਮਿਲਣ ਵਾਲ ਕੀੜਿਆਂ ਦੀ 
ਰਹਿੰਦ ਤੌ ਦੱਸਿਆ ਜਾ ਸਕਦਾ ਹੈ । 


6. ਮੁੱਢਲਾ ਜੀਵਨ-ਚਰਿੱਤਰ 


ਕੈੱਬਰਿਜ ਵਿਚ ਆਪਣੀ ਵਿਦਿਆ ਸਮਾਪਿਤ ਕਰਕੇ ਪ੍ਰੋਫੋਜਰ ਸਾਹਨੀ 1919 
ਵਿਚ ਭਾਰਤ ਪਰਤੇ ਅਤੇ ਬਨਾਰਸ ਯੂਨੀਵਰਸਿਟੀ ਵਿਚ ਬਨਸਪਤੀ ਵਿਗਿਆਨ ਦੇ 
ਪ੍ਰੋਫ਼ੈਸਰ ਨਿਯੁਕਤ ਹੋਏ । ਉੱਥੇ ਇਕ ਵਰ੍ਹਾ ਪੜ੍ਹਾਉਣ ਤੋਂ" ਪਿੱਛੋ ਲਾਹੌਰ ਚਲੇ ਗਏ 
ਅਤੇ 1920 ਤੋ" 1921 ਤਕ ਪੰਜਾਬ ਯੂਨੀਵਰਸਿਟੀ ਵਿਚ ਬਨਸਪਤੀ ਵਿਗਿਆਨ 
ਪੜ੍ਾਉ'ਦੇ ਰਹੇ । 1921 ਵਿਚ ਡਾ. ਸਾਹਨ) ਲਖਨਊ ਯੂਨੀਵਰਸਿਟੀ ਵਿਚ 
ਬਨਸਪਤੀ-ਵਿਗਿਆਨ ਦੋ ਪ੍ਰੋਫ਼ੈਸਰ ਨਿਯੁਕਤ ਹੋਏ । ਉਦੋਂ” ਤੋ ਉਹ ਬਨਸਪਤੀ- 
ਵਿਗਿਆਨ ਵਿਭਾਗ ਦੇ ਅਤੇ ਬਾਅਦ ਵਿਚ ਭੂਵਿਗਿਆਨ ਵਿਭਾਗ ਦੋ ਮੁਖੀ ਪਦ ਤੇ 
ਵੀ ਆਪਣੀ ਮੌਤ ਤਕ 1949 ਤਕ ਇਹ ਫ਼ਰਜ਼ ਨਿਭ'ਉੱਦੇ ਰਹੇਂ । 

ਬਨਸਪਤੀ-ਵਿਗਿਆਨ ਵਿਭਾਗ ਦਾ ਭਾਰ ਸੰਭਾਲਣ ਪਿੱਛੋ" ਪ੍ਰੋਫ਼ੈਸਰ ਸਾਹਨੀ) ਨੇ 
ਜਿਹਨਾਂ ਕੰਮਾਂ ਨੂੰ ਪਹਿਲ ਦਿੱਤੀ ਵਿਚ, ਅੰਡਰ ਗ੍ਰੇਜ੍ਹਏੇਟ ਕਲਾਸਾਂ ਦੇ ਪਾਠ-ਕਰਮ ਵਿਚ 
ਤਬਦੀਲੀ ਅਤੇ ਆਨਰਜ਼ ਤੇ ਪੌਸਟ ਗ੍ਰੇਜੂਏਟ ਕਲਾਸਾਂ ਦਾ ਸੈਚਾਲਨ ਸ਼ਾਮਿਲ ਸੀ । 
ਆਪਣੇ ਰੁਝੇਵਿਆਂ ਦੇ ਬਾਵਜੂਦ ਉਹ ਬੀ. ਐਸ. ਸੀ. ਦੀਆਂ ਕਲਾਸਾਂ ਨੂੰ ਖੁਦ 
ਪੜ੍ਹਾਉਣ ਦੇ ਫੈਸਲੇ 'ਤੇ ਦਿ੍‌ੜ੍ਹ ਰਹੇ ਕਿਉਕਿ ਉਹਨਾਂ ਦਾ ਵਿਚਾਰ ਸੀ ਕਿ 
ਵਿਦਿਆਰਥੀਆਂ ਵਿਚ ਚੌਗੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਨ ਲਈ ਉੱਚ 
ਅਧਿਆਪਕਾਂ ਨੂੰ ਛੋਟੀਆਂ ਕਲਾਸਾਂ ਨੂੰ ਸੰਭਾਲਣਾ ਚਾਹੀਦਾ ਹੈ । ਇਸ ਨਾਲ ਸੰਤੁਲਿਤ 
ਅਤੇ ਕਰਮਬੱਧ ਅਧਿਆਪਨ ਦੀ ਵੀ ਵਿਵਸਥਾ ਹੁੰਦੀ ਹੈ ਅਤੇ ਨੌਜਵਾਨ ਪ੍ਰਭਾਵਸ਼ੀਲ 
ਦਿਮਾਗਾਂ ਨੂੰ ਪ੍ਰਰਨਾ ਅਤੇ ਢੁੱਕਵੀ` ਅਗਵਾਈ ਮਿਲਦੀ ਹੈ । ਵਿਦਿਆਰਥੀਆਂ ਵਿਚ 
ਨਿੱਜੀ ਰੁਚੀ ਲੰਣ ਕਾਰਨ ਉਹਨਾਂ ਨੂੰ ਸ਼ਰਧਾ ਦੀ ਨਜ਼ਰ ਨਾਲ ਵੌਖਿਆ ਜਾਂਦਾ ਸੀ । 
ਵਿਦਿਆਰਥੀਆਂ ਦੇ ਰੋਖਾ-ਚਿਤਰਾਂ ਦਾ ਉਹ ਆਪ ਨਿਰੀਖਣ ਕਰਦੇ ਸਨ । ਸਖ਼ਤ 
ਮਿਹਨਤ ਕਰਨ ਵਾਲੇ ਮਿਹਨਤੀ ਵਿਦਿਆਰਥੀਆਂ ਦੀ ਉਹ ਹਮੇਸ਼ਾ ਸਲਾਹੁਤਾ 


6੧ 


ਕਰਦੇ ਅਤੇ ਸੁਸਤ ਵਿਦਿਆਰਥੀਆਂ ਨੂੰ ਵਕਤ-ਬਵਕਤ ਡਾਂਟ ਦੇਦੇ ਜਿਸ ਨਾਲ 


ਮੁੱਢਲਾ ਜੀਵਨ-ਚਰਿੱਤਰ 21 


ਅਣਇੱਛੁਕ ਵਿਦਿਆਰਥੀ ਵੀ ਤੇਜ਼ੀ ਨਾਲ ਪੜ੍ਹਾਈ ਕਰਨ ਲੱਗ ਪੈਦੇ । 
ਇਕ ਵਾਰ ਕਿਸੇ ਜ਼ਰੂਰੀ ਕਾਰਣ ਕਰਕੇ ਪ੍ਰੰਫ਼ੈਸਰ ਸਾਹਨੀ ਨੇ ਅੰਡਰ ਗ੍ਜੂਏਟ 


ਕਲਾਸਾਂ ਨੂੰ ਪੜ੍ਹਾਉਣਾ ਛੱਡ ਦਿੱਤਾ । ਇਸ ਨਾਲ ਵਿਦਿਆਣਥੀ ਬੜੇ ਪ੍ਰੇਸ਼ਾਨ ਹੋਏ 
ਅਤੇ ਸ੍ਰੀਮਤੀ ਸਾਹਨੀ ਨੂੰ ਕਿਹਾ ਕਿ ਉਹ ਪ੍ਰੋਫ਼ੈਸਰ ਸਾਹਨੀ ਕੌਲ ਉਹਨਾਂ ਦੀ ਬੇਨਤੀ 
ਮੰਨਣ ਲਈ ਸਿਫ਼ਾਰਸ਼ ਕਰਨ । ਨਤੀਜਾ ਵਿਦਿਆਰਥੀਆਂ ਦੀ ਆਸ ਮੁਤਾਬਿਕ 
ਨਿਕਲਿਆ ਅਤੇ ਪ੍ਰੋਫੈਸਰ ਸਾਹਨੀ ਨੇ ਫਿਰ ਅੰਡਰ ਗ੍ਰੇਜੂਏਟ ਕਲਾਸਾਂ ਨੂੰ ਪੜ੍ਹ ਉਣਾ 
ਸ਼ੁਰੂ ਕਰ ਦਿੱਤਾ । 

ਉਹਨਾਂ ਨੂੰ, ਆਸ ਤੋ ਉਲਟ, ਇਸ ਗੱਲ ਦਾ ਕਦੇ ਅਭਿਮਾਨ ਨਾ ਹੋਇਆ ਕਿ 
ਛੋਟੀ ਉਮਤ ਵਿਚ ਹੀ -ਉਹਨਾਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਅਤੇ ਅਨੇਕ 
ਉਪਾਧੀਆਂ ਮਿਲੀਆਂ । ਉਹਨਾਂ ਦੇ ਹਸਮੁੱਖ ਸੁਭਾਅ, ਨਿਮਤਤਾ ਅਤੇ ਉਪਯੋਗਤਾ ਵਿਚ 
ਕੋਈ ਕਮੀ ਨਾ ਆਈ ਅਤੇ ਵਿਦਿਆਰਥੀਆ ਨੂੰ ਜਦੋ ਵੀ ਉਹਨਾਂ ਦੀ ਸਲਾਹ ਅਤੇ 
ਅਗਵਾਈ ਦੀ ਲੌੜ ਹੁੰਦੀ ਉਹ ਬਿਨਾਂ ਕਿਸੇ ਝਿਜਕ ਉਹਨਾਂ ਕੌਲ ਪਹੂਚ ਜਾਂਦੇ । 
ਭਾਰਤ ਦੇ ਭੂਵਿਗਿਆਨਕ ਸਫਵੇਖਣ ਦੇ ਸ੍ਰੀ ਆਰ. ਐਸ. ਸੀ. ਪਾਲ ਲਖਨਊ 
ਯੂਨੀਵਰਸਿਟੀ ਵਿਚ ਆਪਣੈ ਵਿਦਿਆਰਥੀ ਜੀਵਨ ਦੀ ਇਕ ਘਟਨਾ ਸੁਣਾਉ'ਦੇ 
ਹਨ । ਯੂਨੀਵਰਸਿਟੀ ਵਿਚ ਪ੍ਰਵੇਸ਼ ਤੋਂ ਬਾਅਦ ਉਜ ਦੀਆਂ ਪਹਿਲੀਆਂ ਛੁੱਟੀਆਂ 
ਸਨ । ਸ੍ਰੀ ਪਾਲ ਘਰ ਜਾ ਰਹੇ ਸਨ । ਕੌਈ ਸੁਆਰੀ ਨਹੀ` ਸੀ ਮਿਲ ਰਹੀ । ਉਧਰ 
ਗੱਡੀ ਚੱਲਣ ਦਾ ਵੇਲਾ ਰੁਦਾ ਜਾ ਰਿਹਾ ਸੀ । ਉਹ ਯੂਨੀਵਰਸਿਟੀ ਮਾਰਗ 'ਤੇ ਤੁਰ 
ਪਏ ਕਿ ਕੋਈ ਸਵਾਰੀ ਮਿਲ ਹੀ ਜਾਏਗੀ । ਤਦੇ ਹੀ ਉਹਦੇ ਕੌਲ ਆਕੇ ਇਕ 
ਮੌਟਰ ਗੱਡੀ ਰੁਕੀ ਅਤੇ ਡਰਾਈਵਰ ਨੇ ਉਹਨਾਂ ਨੂੰ ਵਾਰ ਵਾਰ ਪੁੱਛਿਆ ਜੁ ਉਹ ਕੋਈ 
ਸਹਾਇਤਾ ਕਰ ਸਕਦਾ ਹੈ ? ਨੌਜਵਾਨ ਪਾਲ ਨੇ ਗੱਡੀ ਤੰ` ਲੋਟ ਹੋਣ ਦਾ ਆਪਣਾ 
ਡਰ ਦੱਸਿਆ । ਮੋਟਰ ਚਾਲਕ ਨੇ ਉਹਨੂੰ ਮੌਟਰ ਵਿਚ ਬੈਠਣ ਲਈ ਕਿਹਾ ਅਤੇ 
ਵੇਲੇ ਸਿਰ ਸਟੇਸ਼ਨ ਤੇ ਪਹੋਚਾ ਦਿੱਤਾ । ਕਾਰ 'ਚੋ` ਉਤਰਨ `ਤੇ ਪਾਲ ਨੇ ਪੁੱਛਿਆ 
ਕਿ ਇਸ ਸਹਾਇਤਾ ਲਈ ਆਪਣਾ ਅਹਿਸਾਨ ਪ੍ਰਗਟਾਉਣ ਲਈ ਮੌਟਰ ਵਾਲੋਂ ਦੀ 
ਪਛਾਣ ਪੁੱਛੀ ਤਾਂ ਉਸ ਨੂੰ ਜਵਾਬ ਮਿਲਿਆ, ''ਮੋਰਾ ਨਾਮ ਬੀਰਬਲ ਸਾਹਨੀ ਹੈ ਅਤੇ 
ਕਾਰ ਤੁਰ ਪਈ । ਪਾਲ ਬੀਰਬਲ ਸਾਹਨੀ ਦੇ ਨਾਮ ਤੇ ਪ੍ਰਸਿੱਧੀ ਤੋ" ਵਾਕਿਫ਼ ਸੀ ਪਰ 
ਉਹਨੇ ਉਹਨਾਂ ਨੂੰ ਕਦੇ ਵੇਖਿਆ ਨਹੀ' ਸੀ । 

ਸ੍ਰੀਮਤੀ ਸਾਹਨੀ ਨੂੰ 1925 ਦਾ ਉਹ ਭਿਅੰਕਰ ਹੜ੍ਹ ਯਾਦ ਹੈ ਜਦੋ ਗੋਮਤੀ 
ਨਦੀ ਦੇ ਬਿਫਰੇ ਹੋਏ ਪਾਣੀ ਨੇ ਕੰਢਿਆਂ ਨੂੰ ਤੋੜ ਕੇ ਲਖਨਉ ਦੇ ਵੱਡੇ ਇਲਾਕੇ ਨੂੰ 
ਡੁਬੋ ਦਿੱਤਾ ਸੀ । ਇਹ ਘਟਨਾ ਪ੍ਰੋਫ਼ੈਸਰ ਦੇ ਆਰੰਭਕ ਜੀਵਨ ਦੀ ਹੈ । ਉਹਨਾਂ ਦਾ 
ਘਰ ਨਦੀ ਦੇ ਐਨ ਕੌਲ ਸੀ ਅਤੇ ਨਦੀ ਦੇ ਰੋਹ ਤੋਂ ਬਚ ਨਾ ਸਕਿਆ । ਨਦੀ ਦਾ 
ਪਾਣੀ ਇੰਨੀ ਤੇਜ਼ੀ ਨਾਲ ਚੜ੍ਹ ਰਿਹਾ ਸੀ ਕਿ ਜ਼ਿਆਦਾ ਸਾਜ਼ ਸਮਾਨ ਅਤੇ ਹੋਰਨਾਂ 


ਦ4 ਬੀਰਬਲ ਸਾਹਨੀ 


<< 


ਦੀ ਅਣਹੋ'ਦ ਕਾਰਨ ਪੁਰਾਬਨਸਪਤੀ ਵਿਗਿਆਨ ਦੇ ਵਿਦਿਆਰਥੀਆਂ ਨੂੰ ਬੜੀ 
ਅਸਵਿਧਾ ਹੁਂਦੀ ਹੈ । ਸੋ ਲਖਨਊ ਯੂਨੀਵਰਸਿਟੀ ਵਿਚ ਭੂਵਿਗਿਆਨ ਦਾ ਵਿਭਾਗ 
ਖੋਲ੍ਹਣ ਲਈ ਉਹਨਾਂ ਕਈ ਵਰ੍ਹਿਆਂ ਤਕ ਅਣਥੱਕ ਮਿਹਨਤ ਕੀਤੀ ਅਤੇ ਅੰਤ 
1943 ਵਿਚ ਵਿਗਿਆਨ ਦੀ ਇਸ ਸਾਖਾ ਨੂੰ ਖੁਲਵਾਉਣ ਵਿਚ ਸਫ਼ਲ ਹੋਏ । ਇਸ 
ਵਿਭਾਗ ਦੇ ਮੁਖੀ ਵੀ ਉਹੀ ਸਨ ਅਤੇ ਐਮ. ਐੱਸ. ਸੀ. ਵਿਚ ਆਕ੍ਰਿਤੀ 
ਵਿਗਿਆਨ ਦੀ ਨਿਯਮਤ ਪੜ੍ਹਾਈ ਸ਼ੁਰੂ ਕਰਨ _ਤੋਂ` ਪਹਿਲਾਂ ਪੋਸਟ ਗ੍ਰੇਜੂਏਟ 
ਵਿਦਿਆਰਥੀਆਂ ਨੂੰ ਖੁਦ ਭੌਤਿਕ ਅਤੇ ਸਤਰਿਤ (ਸਟਰੈਟੀ-ਗਰਾਫੀਕਲ) ਭੂ ਵਿਗਿਆਨ 
ਪੜ੍ਹਾਉ'ਦੇ ਸਨ । ਪੁਰਾਬਨਸਪਤੀ ਵਿਗਿਆਨ ਦਾ ਵਿਸ਼ੇਸ਼ ਪਰਚਾ ਐਮ. ਐਸ. ਸੀ. ਦੇ 
ਵਿਦਿਆਰਥੀਆਂ ਲਈ ਰੱਖਿਆ ਗਿਆ । ਇਸ ਵਿਸ਼ੇ ਵਿਚ ਉਚੇਰੀ ਖੋਜ ਵਾਸਤੇ 
ਸਿਰਫ ਉਹਨਾਂ ਵਿਦਿਆਰਥੀ ਨੂੰ ਯੋਗ ਸਮਝਿਆ ਜਾਦਾ ਸੀ ਜਿਹਨਾਂ ਇਹ ਪਰਚਾ 
ਲਿਆ ਹੁੰਦਾ ਸੀ । 

ਪ੍ਰੰਫੈਸਰ ਸਾਹਨੀ ਵਿਗਿਆਨ ਦੀ ਇਕ ਸ਼ਾਖਾ ਦੀ ਸਮੱਜਿਮਾ ਦਾ ਹਲ ਦ੍ਰਸਰੀ 
ਸ਼ਾਖਾ ਦੀ ਵਿਧੀ 'ਚੋ ਲੱਭਣ ਦਾ ਯਤਨ ਕਰਦੇ ਸਨ। 1936 ਵਿਚ ਉਹਨ! 
“ਕਰੌਟ ਸਾਇੰਸ'' ਵਿਚ ਲਿਖਿਮਾ ਸੀ ਕਿ ''ਇਹ ਯੁੱਗ ਵਿਸ਼ੋਜ਼ਤਾ ਦਾ ਹੈ ਜਿਸ 
ਦੀ ਜ਼ਰੂਰੀ ਪ੍ਰਵਿਰਤੀ ਵਿਚਾਰ ਨੂੰ ਅਲੱਗ ਅਲੱਗ ਖਾਨਿਆਂ ਵਿਚ ਰੱਖਣ ਦੀ 
ਹੈ, ਇਸ ਲਈ ਵਿਗਿਆਨ ਦੀ ਇਕ ਸ਼ਾਖਾ ਦਾ ਜੌ ਸੰਬੈਧ ਦੂਜੀ ਸ਼ਾਖਾ ਨਾਲ ਹੁੰਦਾ 
ਹੈ ਲੋਕ ਉਸ ਵਲ ਜਾਂ ਤਾਂ ਧਿਆਨ ਨਹੀ' ਦੇਦੇ ਜਾਂ ਉਹਨੂੰ ਮਹੱਤਵਹੀਣ 
ਸਮਝਦੇ ਹਨ ।'' 


ਵਿਗਿਆਨਕ ਸਮੱਸਿਆਵਾਂ ਨੂੰ ਸੁਲਝਾਉਣ ਦੀ ਉਹਨਾਂ ਦੀ ਵਿਧੀ ਨਿਰਾਲੀ 
ਜੀ । ਉਦਾਹਰਣ ਵਜੋ ਉਹਨਾਂ ਨੇ ਮਹਾਂਦੀਪੀ ਵਿਸਥਾਪਨ ਦੇ ਸਿਧਾਂਤ ਦਾ ਅਧਿਅਨ 
ਜੀਵਾਸ਼ਮ ਪਾਦਮਾਂ ਦੇ ਦਿ੍‌ਸ਼ਟੀਕੌਣ ਤੋ ਕੀਤਾ ਜਾਂ ਇਸ ਗੱਲ ਦਾ ਅਧਿਅਨ ਕੀਤਾ 
ਕਿ ਚਾਵਲ ਅਤੇ ਹੋਰ ਅਨਾਜਾਂ ਦੀ ਖੇਤੀ ਬਹੁਤ ਪਹਿਲਾਂ ਸਿੱਧੂ ਘਾਟੀ ਸਭਿਅਤਾ ਵਿਚ 
ਕਿਸ ਤਰ੍ਹਾਂ ਕੀਤੀ ਜਾਂਦੀ ਸੀ । ਇਸ ਨਾਲ ਪੁਰਾਤਤਣ ਮਤੇ ਬਨਸਪਤੀ ਵਿਗਿਆਨਾਂ 
ਦੇ ਪਰਸਪਰ ਸੈਬੋਧ ਦਾ ਪਤਾ ਲੱਗਾ । ਸਿੰਧੂ ਘਾਟੀ ਸਭਿਮਤਾ (2500 ਈਜਾ ਪੂਰਵ) 
ਦੋ ਇਕ ਮਹੱਤਵਪੂਰਣ ਨਗਰ ਹੜੱਪਾ ਦੀ ਵੀ ਇਕ ਯਾਤਰਾ ਵਿਚ ਸਾਹਨੀ ਨੇ ਸ਼ੌਗ੍ਹ 
(ਕੋਨੀ ਫਰਜ਼) ਰੁੱਖਾਂ ਦੀ ਜਾਤੀ ਦੇ ਅਵਸ਼ੇਸ਼ ਦੀ ਖੋਜ ਕੀਤੀ ਜਿਸ ਤੋ ਪਤ ਲੱਗਾ 
ਕਿ ਇਸ ਪੂਰਵ ਇਤਿਹਾਸਕ ਨਗਰ ਦੇ ਨਿਵਾਸੀ ਪਹਾੜਾਂ ਵਿਚ ਰਹਿਣ ਵਾਲਿਆਂ 
ਨਾਲ ਵਿਉਪਾਰ ਕਰਦੇ ਸਨ ਕਿਉਕਿ ਹੜੱਪਾ ਵਿਚ ਤਾਂ ਸ਼ੌਕੂ ਰੁੱਖ ਉਗਵੇ ਹੀ ਨਹੀ” 
ਸਨ ਸੋ ਇਹ ਲਕੜੀ ਜ਼ਰੂਰ ਪਹਾੜਾਂ 'ਚੋ“ ਲਿਆਂਦੀ ਗਈ ਹੋਏਗੀ । ਇਸੇ ਤਰ੍ਹਾਂ 
'ਉਹਨਾਂ ਨੂੰ ਰੋਹਤਕ ਦੇ ਨੇੜੇ ਖੋਕਰਾ ਕੌਟ ਦੇ ਟਿੱਲੇ 'ਚੋ- ਚਾਵਲ ਦੀ ਭੂਮੀ ਦੀ ਸ਼ਕਲ 
ਮਿੱਟੀ 'ਚੋ” ਮਿਲੀ ਜੋ ਓਰੌਇਜਮ ਸੌਟਾਈਵਾ ਨਾਲ ਮਿਲਦੀ ਸੀ ਜਿਸ ਦੀ ਇਕ ਹੀ 


ਮੁੱਢਲਾ ਜੀਵਨ-ਬਰਿੱਤਰ 25 


'ਬੱਲੀ-ਸ਼ਾਖਾ ਵਿਚ ਇਕ ਤੋ ਵੱਧ ਦਾਣੇ ਗੁੰਦੇ ਹਨ । ਉਹਨਾਂ ਨੇ ਉਥੋ” ਮਿਲੋ 
ਟੇਰਾਕੋਟਾ ਦੇ ਰਸਾਇਣਕ ਉਪਚਾਰ ਨਾਲ ਕੌਸ਼ਕਾਂ (ਸੈੱਲਾਂ) ਅਤੇ ਰੈਧਰਾਂ (ਸਟੋਮਟਾ) ਨੂੰ 
ਵੀ ਕੱਢਿਆ । ਇਸ ਪ੍ਰਮਾਣ ਨਾਲ ਇਹ ਧਾਰਣਾ ਸਿੱਧ ਹੋਈ ਕਿ ਇਸ ਤਰ੍ਹਾਂ ਦਾ 
ਚਾਵਲ ਜੌਦੇਯੇ ਕਬੀਲੇ ਵਾਲੋ ਉਗਾਉ'ਦੇ ਸਨ । ਰੋਹਤਕ ਨੇੜਿਉਂ ਮਿਲੋ ਕ੍ਰਝ 
ਸਿੱਕਿਆਂ ਦੇ ਸਾਂਚਿਆਂ 'ਤੇ ਉਹਨਾਂ ਚੋਖੀ ਖੋਜ ਕੀਤੀ ਅਤੇ ਰੋਹਤਕ ਨਾਮ ਦਾ ਮੁੱਢ 
ਲੱਭਣ ਦਾ ਯਤਨ ਕੀਤਾ । ਉਹਨਾਂ ਪਤਾ ਕੀਤਾ ਕਿ ਇਸ ਨਗਰ ਦਾ ਨਾਮ ਇਕ 
ਪੌਦੇ ਤੋ ਰਖਿਆ ਗਿਆ ਜਿਹਨੂੰ ਰੌਹਿਟਕਾ (ਲਾਤੀਨੀ ਨਾਮ ਅਮ਼ੂਰਾ ਰੋਹਿਟੁਕਾ- 
ਡਬਲਿਊ ਅਤੇ ਏ; ਪਰਪਾਇ ਏੱਡਰਸੋਨੀਆ ਰੋਹਿਟੁਕਾ-ਆਰ) ਕਿਹਾ ਜਾਂਦਾ ਹੈ । 
ਉਹਨਾਂ ਦੇ ਕਥਨ ਅਨੁਸਾਰ ਰੁੱਖਾਂ-ਬੂਟਿਆਂ ਦੇ ਪ੍ਰਕਾਸ਼ਤ ਨਾਵਾਂ ਤੋ ਪਤਾ ਲਗਦਾ ਹੈ 
ਕਿ ਬੂਟ ਪੰਜਾਬ ਵਿਚ ਕਿਤੇ ਨਹੀ" ਮਿਲਦਾ । ਸੱਚ ਤਾਂ ਇਹ ਹੈ ਕਿ ਅਵਧ ਦੇ ਪੱਛਮ 
ਉੱਤਰ ਭਾਰਤ ਵਿਚ ਹੀ ਨਹੀ ਮਿਲਦਾ । ਸੋਭਾਵਨਾ ਹੈ : ਇਤਿਹਾਸਕ ਕਾਲ ਵਿਚ 
ਇਹ ਪੰਜਾਬ `ਚੋਂ ਅਲੌਂਪ ਹੋ ਗਿਆ । ਅਮੂਰਾ ਰੋਹਿਟਕਾ ਮੀਲਏਸੀ ਕੁੱਲ ਨਾਲ 
ਸੰਬਧਿਤ ਹੈ । ਇਹ ਦਰਮਿਆਨੇ ਕੱਦ ਦਾ ਸਦਾ-ਬਹਾਰ ਰੁੱਖ ਹੈ ਜਿਸ 'ਤੇ ਪੱਤਿਆਂ 
ਦਾ ਭਾਰੀ ਛਤਰ ਹੁੰਦਾ ਹੈ । ਇਸ ਦੀ ਛਿੱਲ ਕਸੈਲੀ ਹੁੰਦੀ ਹੈ । ਕਿਹਾ ਜਾਂਦਾ ਹੈ ਕਿ 
ਇਹ ਰੁੱਖ ਅਵਧ ਅਤੇ ਉੱਤਰ ਭਾਰਤ, ਪੱਛਮੀ ਘਾਟ, ਸ੍ਰੀ ਲੰਕਾ ਅਤੇ ਮਲਾਇਆ 
ਸਮੇਤ ਬੜੇ ਵਿਸ਼'ਲ ਖੇਤਰ ਵਿਚ ਮਿਲਦਾ ਹੈ । 
1936 ਵਿਚ ਸਾਹਨੀ ਨੇ ਹਿਮਾਲੀਆ ਦੀ ਕਰੇਂਵਾ ਸ਼੍ਰੇਣੀ 'ਚੋ'` ਕੁਝ ਪੇਪੜੀਆਂ 
ਇਕੱਠੀਆਂ ਕੀਤੀਆਂ ਜੋ ਮਾਨਵੀ ਆੜ੍ਹਤੀਆਂ ਪ੍ਰਤੀਤ ਹੁੰਦੀਆਂ ਹਨ । ਇਸ ਪ੍ਰਮਾਣ 
“- ਉਹਨਾਂ ਸਾਬਤ ਕੀਤਾ ਕਿ ਹਿਮਾਲਾ ਦਾ ਉੱਥਾਨ ਭਾਰਤ ਵਿਚ ਮਨੁੱਖ ਦੇ ਆਗਮਨ 
ਤੌ` ਬਾਅਦ ਹੋਇਆ । 


0੫ 


ਵੱਖ ਵੱਖ ਵਿਸ਼ਿਆਂ ਵਿਚ ਉਹਨਾਂ ਦੀ ਦਿਲਚਸਪੀ ਉੱਸ ਮਨੁੱਖ ਦੀ ਬਹੁਮੁਖੀ 
ਪ੍ਰਤਿਭਾ ਦਾ ਚਿੰਨ੍ਹ ਹੈ । ਉਨ੍ਹਾਂ ਕੇਵਲ ਜੀਵਾਸ਼ਮੀ ਬਨਸਪਤੀ ਵਿਗਿਆਨ ਦੀ ਸੀਮਾ 
ਵਿਚ ਹੀ ਆਪਣੇ ਆਪ ਬੰਨ੍ਹ ਕੇ ਨਹੀ" ਰੱਖਿਆ ਸਗੋ` ਸਾਰੇ ਸੰਬੰਧਿਤ ਵਿਸ਼ਿਆਂ 'ਚ 
ਦਿਲਚਸਪੀ ਲੈ'ਦੇ ਸਨ _ ` 

ਪ੍ਰੋਫ਼ੈਸਰ ਸਾਹਨੀ ਦਾ ਵਿਚਾਰ ਸੀ ਕਿ ਖੌਜ ਦਾ ਕੌਮ ਕੇਵਲ ਉਪਾਧੀਆਂ ਲੈਣਾ 
ਨਹੀ” ਸਗੋ ਵਧ ਤੋ` ਵਧ ਖੌਜ ਕਰਨਾ ਹੈ । ਇਹੀ ਕਾਰਣ ਹੈ ਕਿ 1932 ਤਕ ਉਹਨਾਂ 
ਨੇ ਡਾਕਟ੍ਰੋਟ ਦੇ ਸ਼ੌਧ ਕਾਰਜ ਲਈ ਕਿਸੇ ਵੀ ਵਿਦਿਆਰਥੀ ਨੂੰ ਆਪਣੀ ਨਿਗਰਾਨੀ 
ਲਈ ਨਹੀ” ਲਿਆ । 1933 ਵਿਚ ਪਹਿਲੀ ਵਾਰ ਕੁਝ ਵਿਦਿਆਰਥੀਆਂ ਨੇ ਉਹਨਾਂ 
ਦੀ ਨਿਗਰਾਨੀ ਹੇਠ ਪੀ. ਔਚ: ਡੀ. ਦੀ ਉਪਾਧੀ ਲਈ ਆਪਣਾ ਨਾਂ ਲਿਖਵਾਇਆ । 
ਉਦ” ਤੋ" ਇਸ ਮਹਾਨ ਵਿਗਿਆਨਕ ਦੇ ਸਹਿਯੌਗ ਨਾਲ ਕੌਮ ਕਰਨ ਦੇ ਇੱਛੁਕ 
ਵਿਦਿਆਰਥੀਆਂ ਦਾ ਤਾਂਤਾ ਲੱਗਾ ਰਿਹਾ । 1933 ਤੋ" 1939 ਤਕ ਸੌਲਾਂ 


26 ਬੀਰਬਲ ਸਾਹਨੀ 


ਵਿਦਿਆਰਥੀਆਂ ਨੇ ਡਾਕਟਰੀ ਦੀ ਉਪਾਧੀ ਪ੍ਰਾਪਤ ਕੀਤੀ । 

ਭਾਵੇ" ਉਹ ਪੁਰਾਬਨਸਪਤੀ ਵਿਗਿਆਨੀ ਸਨ ਤਾਂ ਵੀ ਉਹ ਵਿਗਿਆਨ ਦੀਆਂ 
ਸ਼ਾਖਾਵਾਂ ਵਿਚ ਖੌਜ ਕਾਰਜ ਨੂੰ ਉਤਸ਼ਾਹਤ ਕਰਦੇ ਸਨ । ਵਾਸਤਵ ਵਿਚ ਉਹਨਾਂ ਦੀ 
ਹਮਦਰਦੀ ਭਗੀ ਹੌਸਲਾਅਫ਼ਜ਼ਾਈ ਕਾਰਨ ਵਿਭਾਗ ਵਿਚ ਪਾਰਿਖਿਤਕੀ (ਈਕਾਲੋ ਜੀ), 
ਕਵੱਚ ਵਿਗਿਆਨ (ਮਾਈਕਾਲੌਜੀ), ਬਰਾ ਓਫਾਇਟਾ ਵਿਗਿਆਨ (ਬਰੀਆਲੌਜੀ) ਵਰਗੇ 
ਖੇਤਰਾਂ ਵਿਚ ਵੀ ਖੋਜ ਕਾਰਜਾਂ ਵਿਚ ਪ੍ਰਗਤੀ ਹੋਈ । ਖੋਜ ਨੂੰ ਪ੍ਰੋਹਤਸਾਹਨ ਕਰਨ 
ਲਈ ਉਹਨਾਂ ਆਪਣੇ ਪਿਤਾ ਪ੍ਰੋਫ਼ੋਸਰ ਰੁਚੀ ਰਾਮ ਸਾਹਨੀ ਦੇ ਨਾਮ 'ਤੇ ਇਕ ਖੋਜ 
ਪੁਰਸਕਾਰ ਵੀ ਸਥਾਪਿਤ ਕੀਤਾ । ਇਸ ਪੁਰਸਕਾਰ ਨੂੰ ਉਹਨਾਂ ਉਸ ਮਾਸਿਕ ਭੱਤੇ 
ਵਿਚੋ` ਸਥਾਪਿਤ ਕੀਤਾ ਜੌ ਫੈਕਲਟੀ ਆਫ਼ ਸਾਇੰਸ ਦੇ ਡੀਨ ਵਜੋ` ਮਿਲਦਾ ਸੀ । 
ਇਹ ਪੁਰਸਕਾਰ ਬਨਸਪਤੀ ਵਿਗਿਆਨ ਸੰਬੋਧੀ ਸਭ ਤੋ ਉੱਤਮ ਖੋਜ ਕਾਰਜ ਬਨਸਪਤੀ 
ਵਿਗਿਆਨ ਵਿਭਾਗ ਦੇ ਕਿਸੇ ਪੋਸਟ ਗ੍ਰੇਜੂਏਟ ਵਿਦਿਆਰਥੀ ਨੂੰ ਦਿੱਤਾ ਜਾਂਦਾ ਸੀ । 
ਪ੍ਰੋਫ਼ੈਸਰ ਸਾਹਨੀ ਨੂੰ ਇਹ ਦੁਰਲੱਭ ਗੌਰਵ ਹਾਸਿਲ ਸੀ ਕਿ 1933 ਵਿਚ ਉਹ 
ਸਰਬ ਸੰਮਤੀ ਨਾਲ ਸਾਇੰਸ ਫੈਕਲਟੀ ਦੇ ਮੁਖੀ ਚੁਣੇ ਗਏ ਅਤੇ 1949 ਵਿਚ ਆਪਣੀ 
ਮ੍ਰਿਤੂ ਤਕ ਇਸ ਅਹੁਦੇ ਤੇ ਕੌਮ ਕਰਦੇ ਰਹੇਂ । 


7. ਭਾਰਤੀ ਮੁਦਰਾ ਸ਼ਾਸਤਰ (ਨਿਉਮਿਸਮੈਟਿਕ) 
ਯੋਗਦਾਨ 


3 


24 ਮਾਰਚ, 1936 ਨੂੰ ਪੰਜਾਬ ਯੂਨੀਵਰਸਿਟੀ ਦੇ ਸੱਦੇ 'ਤੇ ਪ੍ਰੋਫੈਸਰ ਸਾਹਨੀ 
ਵਿਸਥਾਰ ਵਿਖਿਆਨ ਦੇਣ ਲਈ ਰੋਹਤਕ ਗਏ । ਉਹਨਾਂ ਦੇ ਇਕ ਮਿੱਤਰ ਡਾ. 
ਵੀ. ਐਜ. ਪੁਰੀ ਨੇ ਉਹਨਾਂ ਦਾ ਧਿਆਨ ਸ਼ਹਿਰ ਦੇ ਐਨ ਨੇੜੇ ਖੌਕਰਾਕੋਟ ਦੇ ਇਕ 
ਟਿੱਲੋ ਵਲ ਦਿਵਾਇਆ । ਉੱਥੇ ਪ੍ਰੋਫੈਸਰ ਸਾਹਨੀ ਨੇ ਵਰ੍ਹਿਆਂ ਤੋਂ ਮੀਂਹ ਨਾਲ 
ਬਣੀਆਂ ਖੱਡਾਂ ਦੇ ਟੁੱਟਦੇ ਕਿਨਾਰਿਆਂ ਦੇ ਵੱਖ ਵੱਖ ਪੱਧਰਾਂ ਤੋ ਝਾਕਦਿਆਂ ਹੋ ਇਆਂ 
ਅਨੇਕਾਂ ਅਵਸ਼ੇਸ਼ਾਂ ਦੀ ਖੌਜ ਕੀਤੀ । ਉਹਨਾਂ ਦੇ ਭਰਾ ਡਾ. ਐਮ. ਆਰ. ਸਾਹਨੀ ਦੇ 
ਸ਼ਬਦਾਂ ਵਿਚ, ''ਭੂਵਿਗਿਆਨਕ ਦੇ ਹਥੌੜਿਆਂ ਦੀ ਸੱਟ ਨਾਲ ਪੁਰਾਬਨਸਪਤੀ 
ਵਿਗਿਆਨੀ ਵੱਲੋ" ਕੀਤਾ ਗਿਆ ਇਹ ਪੁਰਾਤਾਤਵਿਕ ਲੱਭਤ ਉਸ ਵਿਅਕਤੀ ਦੀ 
ਜੀਵਨ ਸ਼ਕਤੀ ਅਤੇ ਬਹੁਮੁਖੀ ਪ੍ਰਤਿਭਾ ਦਾ ਪ੍ਰਤੀਕ ਹੈ ।'' 

ਜਦੋ" ਪ੍ਰੋਫੈਸਰ ਸਾਹਨੀ ਕਿਸੇ ਕੈਮ ਨੂੰ ਹੱਥ ਪਾਉਂਦੇ ਤਾਂ ਉਹਨੂੰ ਵਿਗਿਆਨਕ 
ਰੀਤੀ ਨਾਲ ਪੂਰੀ ਮਿਹਨਤ ਨਾਲ ਕਰਦੇ । ਇਸ ਦਾ ਪ੍ਰਮਾਣ ਖੌਕਰਾਕੌਟ ਵਿਚ ਕੀਤੀ 
ਗਈ ਖੋਜ ਹੈ । ਉਂਹਨਾਂ ਨੇ ਸਿਰਫ਼ ਸਿੱਕਿਆਂ ਦੇ ਸਾਂਚਿਆਂ ਦੀ ਹੀ ਖੋਜ ਨਹੀ” 
ਕੀਤੀ ਸਗੋ ਪ੍ਰਾਚੀਨ ਭਾਰਤ ਵਿਚ ਸਿੱਕਿਆਂ ਦੇ ਢਾਲਣ ਦੀ ਵਿਧੀ ਦਾ ਵੀ 
ਵਿਸਥਾਰ ਪੂਰਵਕ ਅਧਿਅਨ ਕੀਤਾ । ਇਸ ਨਾਲ ਉਹਨਾਂ ਨੂੰ ਹੋਰ ਦੇਸ਼ਾਂ ਵਿਚ ਪ੍ਰਚਲਿਤ 
ਸਿੱਕਿਆਂ ਦੇ ਢਾਲਣ ਦੀ ਤਕਨੀਕ ਦਾ ਵਿਸ਼ੇਸ਼ ਅਧਿਅਨ ਕਰਨ ਦੀ ਪ੍ਰੋਰਨਾ 
ਮਿਲੀ -- ਵਿਸ਼ੇਸ਼ ਕਰਕੇ ਚੀਨ ਅਤੇ ਰੌਮਨ ਕਾਲ ਦੇ ਯੂਰਪ ਜਾਂ ਉੱਤਰੀ ਅਫਰੀਕਾ 
ਵੱਲੋ" ਅਪਨਾਈ ਜਾਣ ਵਾਲੀ ਤਕਨੀਕ । ਉਹਨਾਂ ਨੇ ਇਹਨਾਂ ਦੇਸ਼ਾਂ ਦੀਆਂ ਵਿਧੀਆਂ 
ਦੀ ਤੁਲਨਾ ਭਾਰਤ ਵਿਚ ਪ੍ਰਚਲਿਤ ਵਿਧੀ ਨਾਲ ਕੀਤੀ । ਜਿਹੜੀ ਵਿਸਥਾਰ ਪੂਰਵਕ 
ਆਧਾਰ ਸਮੱਗਰੀ ਉਹਨਾਂ ਇਕੱਤਰ ਕੀਤੀ ਅਤੇ ਉਹਦਾ ਅਧਿਅਨ ਕੀਤਾ ਉਹਨੂੰ 
ਜਾਣ ਕੇ ਅਸਚਰਜਤਾ ਹੁੰਦੀ ਹੈ ਕਿ ਰੋਮਨ ਕਾਲ ਦੇ ਸੌ ਵਰ੍ਹੇ ਪਹਿਲਾਂ ਭਾਰਤ ਵਿਚ 
ਇਕ ਐਸਾ ਜੱ'ਟਿਲ ਬਹੁਮੁਖੀ ਸਾਂਚਾ ਵਿਕਸਤ ਹੋਇਆ ਸੀ ਜੌ ਉਸ ਵੇਲੇ ਤਕ ਯੂਰਪ ਦੇ 


28 ਬੀਰਬਲ ਸਾਹਨੀ 


ਕਿਸੇ ਵੀ ਸਾਂਚੇ ਨਾਲੋ" ਬਹੁਤ ਜ਼ਿਆਦਾ ਨਿਪੁੰਨ ਸ । ਇਹ ਖੋਜ ਕਾਰਜ 1945 ਵਿਚ 
ਭਾਰਤੀ ਮੁਦਰਾ ਸ਼ਾਸਤਰੀ ਸਭਾ ਦੇ ਰਿਸਾਲੇ ਵਿਚ ਪ੍ਰਬੰਧ (ਮੌਨੋਗਰਾਫ਼) ਦੇ ਰੂਪ ਵਿਚ 
ਪ੍ਰਕਾਸ਼ਿਤ ਹੋਇਆ । ਇਸ ਲੇਖ ਦਾ ਸਿਰਲੇਖ ਸੀ, “ਪ੍ਰਾਚੀਨ ਭਾਰਤ ਵਿਚ ਸਿੱਕੇ 
ਢਾਲਣ ਦੀ ਵਿਧੀ 
ਪ੍ਰੋਫੈਸਰ ਸਾਹਨੀ ਉਹਨਾਂ ਹਜ਼ਾਰਾਂ ਟੈਰਾਕੋਟਾ ਸਾਂਚਿਆਂ ਦੇ ਮਹੱਤਵ ਨੂੰ ਝੱਟ ਸਮਝ 
ਗਏ ਜਿਹਨਾਂ ਵਿਚ ਉਂਦੋ` ਵੀ ਕੁਝ ਸਿੱਕੇ ਪਏ ਹੋਏ ਸਨ । ਭਾਰਤੀ ਮੁਦਰਾ-ਸਾਸਤਰ 
ਦੇ ਇਤਿਹਾਸ ਵਿਚ ਇਹ ਖੋਜ ਬੜੀ ਭਾਗਸ਼ਾਲੀ ਸੀ । ਇਸ ਖੋਜ ਦਾ ਐਲਾਨ 
ਪ੍ਰੰਫ਼ੈਸਰ ਸਾਹਨੀ ਨੇ ਆਪਣੇ ਇਕ ਲੋਖ ਰਾਹੀ” ਕੀਤਾ ਜਿਸ ਦਾ ਸਿਰਲੇਖ ਸੀ ਜਮਨਾ 
ਘਾਟੀ 'ਚ ਸਥਿੱਤ ਰੌਹਤਕ ਦੇ ਖੋਕਰਾਕੌਟ ਟਿੱਲੋਂ 'ਚੋਂ” ਪ੍ਰਾਪਤ ਪੁਰਾਵਿਸ਼ੇਸ਼ ।' ।936 
ਵਿਚ ਇਹ 'ਕਰੰਟ ਸਾਇੰਸ ਦੇ ਮਈ ਅੰਕ ਵਿਚ ਪ੍ਰਕਾਸ਼ਿਤ ਹੋਇਆ । _ਸਿੱਿਆਂ 
ਦੇ ਸਾਚਿਆਂ ਨੂੰ ਜੋ 100 ਈਸਵੀ ਪੂਰਵ ਦੇ ਲੱਗਦੇ ਸਨ ਉਹਨਾਂ ਪਲਾਸਟੀਸੀਨ 
ਪਾਜ਼ੇਟਿਵ ਬਣਵਾਏ ਅਤੇ ਪ੍ਰਸਿੱਧ ਭਾਰਤੀ ਵਿਦਿਆ ਸ਼ਾਸਤਰੀ (ਇੰਡਾਲੌ ਜਿਸਟ) 
ਡਾ. ਜਾਇਸਵਾਲ ਨੂੰ ਉਹਨਾਂ ਉੱਤੇ ਅੰਕਤ ਅੱਖਰਾਂ ਨੂੰ ਉਠਾਉਣ ਲਈ ਕਿਹਾ । 
ਡਾ. ਜਾਇਸਵਾਲ ਨੇ ਇਹ ਲਿਖਤ ਇੰਜ ਸਪੱਸ਼ਟ ਕੀਤੀ -- ਯੌਥੇਯਾਨ ਬਹੁਧਾਨਯਕ 
ਅਰਥਾਤ ਬਹੁਧਾਨਯਕ ਦੇ ਸਿੱਕੇ । 
ਡਾ. ਵਾਸਦੇਵਸ਼ਰਣ ਅਗਰਵਾਲ ਦੇ ਕਥਨ ਅਨੁਸਾਰ ਭਾਵੇ” ਇਕ ਸ਼ਤਾਬਦੀ ਤੋ” 
ਜ਼ਿਆਦਾ ਸਮੇ” ਤੋ ਯੋਧੇਆਂ ਦੇ ਸਿੱਕਿਆਂ ਦਾ ਪਤਾ ਸੀ ਪਰ ਸਾਨੂੰ ਪਹਿਲੀ ਵਾਰ 
ਉਹਨਾਂ ਦੇ ਇਕ ਟਕਸਾਲ ਨਗਰ ਦਾ ਸਾਕਾਰ ਦਰਸ਼ਨ ਹੋਇਆ ਉਹ ਵੀ ਰੋਹਤਕ ਦੇ 
ਐਨ ਉਂਪਨਗਰੀ ਹਿੱਸੇ ਵਿਚ । ਇਸ ਨਾਲ ਵੀ ਮੁੱਲਵਾਨ ਗੁੱਲ ਇਹ ਸੀ ਕਿ 
ਬਹੁਧਾਨਯਕ ਦੇ ਯੌਧੇਯ ਪ੍ਰਜਾਤੌਤਰ ਦੀ ਇਕ ਮਹੱਤਵਪੂਰਣ ਸ਼ਾਖਾ ਦਾ ਪਤਾ ਲੱਗਾ । 
ਇਸ ਖੋਜ ਨਾਲ ਮਹਾਂਭਾਰਤ (ਸਭਾਪਰਵ, ਅੰਕ 32, 4, 5) ਵਿਚ ਅੰਕਿਤ 
ਬਹੁਧਾਨਯਕ ਦੇ ਯੋਧਿਆਂ ਦੇ ਵਰਣਨ ਦੀ ਪੁਰਾਤੱਤਵੀ ਪੁਸ਼ਟੀ ਹੋਈ । ਇਸ ਗੱਲ 
ਨੇ ਇਸ ਮਹਾਂਕਾਵਿ ਦੇ ਇਤਿਹਾਸਕ ਅਤੇ ਭੂਗੌਂਲਿਕ ਦੇ ਪਿਛੋਕੜ ਦੇ ਸਹੀ ਹੋਣ ਦੀ 
ਮੋਹਰ ਲਈ । ਸਾਰੇ ਭਾਰਤ ਦੇ ਪੁਰਾਤਤਵ ਸ਼ਾਸਤਰੀਆਂ ਅਤੇ ਇਤਿਹਾਸਕਾਰਾਂ ਨੇ 
ਇਸ ਦਾ ਸਵਾਗਤ ਉਤਸ਼ਾਹ ਵਧਾਉਣ ਵਾਲੋਂ ਖੋਜ ਕਾਰਕ ਦੇ ਰੂਪ ਵਿਚ ਕੀਤਾ । 
ਸਵਰਗੀ ਡਾ. ਕਾਂਸ਼ੀ ਪ੍ਰਸਾਦਿ ਜਾਇਸਵਾਲ ਨੇ ਇਸ ਮਹੱਤਵਪੂਰਣ ਖੋਜ ਦਾ ਐਲਾਨ 
1936 ਵਿਚ ਉਦੈਪੁਰ ਵਿਚ ਹੋਈ ਭਾਰਤੀ ਮੁਦਰਾ ਸ਼ਾਸਤਰੀ ਸੰਘ ਦੇ ਆਪਣੇ 
ਪ੍ਰਧਾਨਗੀ ਭਾਸ਼ਣ ਵਿਚ ਕੀਤਾ । ਪ੍ਰਾਚੀਨ ਭਾਰਤ ਵਿਚ ਸਿੱਕੇ ਢਾਲਣ ਦੀਆਂ ਵਿਧੀਆਂ 
ਦੇ ਆਪਣੇ ਵਿਸਥਾਰਪੂਰਵਕ ਅਧਿਅਨ ਨਾਲ ਪ੍ਰੋਫ਼ੈਸਰ ਸਾਹਨੀ ਇਹ ਸਿੱਧ ਕਰਨ 
ਵਿਚ ਸਫ਼ਲ ਹੋਏ ਕਿ 1884 ਵਿਚ ਡਾ. ਐਫ. ਆਰ. ਹਾਗਲੇ ਵਲੋ“ ਦੱਸੇ ਪੰਜਾਬ 
`ਵਿਚ ਲੁਧਿਆਣੇ ਦੇ ਨੇੜੇ ਸਨੋਤ ਦੇ ਸਥਾਨ ਤੋਂ” ਮਿਲੇ ਕਰਝ ਸਿੱਕੇ ਅਸਲ ਵਿਚ ਸਿੰਕਾਂ- 


ਭਾਰਤੀ ਮੁਦਰਾ ਸ਼ਾਸਤਰ (ਨਿਊਮਿਸਮੈਟਿਕ) ਨੂੰ ਯੋਗਦਾਨ 29 


ਸਾਂਚੇ ਸਨ ਜਿਹਨਾਂ ਵਿਚ ਬਾਅਦ ਵਿਚ ਕੁਝ ਯੌਧੇਯ ਸਿੱਕੇ ਢਾਲੇ ਗਏ ਹੋਣਗੇ । ਇਸ 
ਦੱਸ ਨੂੰ ਲੈ ਕੇ ਬਹੁਤ ਸਾਰੀ ਐਸੀ ਸਮੱਗਰੀ ਮਿਲੀ ਜਿਸ ਤੋਂ ਉਹਨਾਂ ਇਹ ਨਤੀਜਾ 
ਕੱਢਿਆ ਕਿ ਸੈਭਵ ਹੈ ਜੂ ਸਨੇਤ ਯੌਧਿਆਂ ਦੀ ਬਾਅਦ ਦੀ ਟਕਸਾਲ ਸੀ ਜਿਸ ਤਰ੍ਹਾਂ 
ਰੋਹਤਕ ਦਾ ਬਹੁਧਾਨਯਕ ਟਕਸਾਲ ਇਸ ਪ੍ਰਸਿੱਧ ਯੋਧਾ ਕਬੀਲੇ ਦੇ ਵਢੇਰਿਆਂ ਸੀ । 

ਪ੍ਰੋਫ਼ੈਸਰ ਸਾਹਨੀ ਦੀ ਮੌਤ ਤੋ ਬਾਅਦ ਸ੍ਰੀਮਤੀ ਸਵਿਤਰੀ ਸਾਹਨੀ ਨੇ ਸਿੱਕਿਆਂ 
ਦਾ ਇੱਹ ਸੰਗ੍ਰਹਿ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਅਰਪਿਤ ਕਰ ਦਿੱਤਾ 
ਅਤੇ ਹੁਣ ਇਹ ਸਿੱਕੇ ਦਿੱਲੀ ਦੇ ਰਾਸ਼ਟਰੀ ਅਜਾਇਬ ਘਰ ਵਿਚ ਹਨ । 


8. ਖਜਿਆਰ ਦਾ ਤੈਰਦਾ ਟਾਪੂ 


1910 ਵਿਚ ਜਦੋਂ' ਪ੍ਰੋਫੈਸਰ ਸਾਹਨੀ ਲਾਹੌਰ ਵਿਚ ਅਜੇ ਵਿਦਿਆਰਥੀ ਸਨ ਉਦੋ” 
ਉਹ ਪਠਾਨਕੌਟ ਤੋ ਖਜਿਆਰ, ਚੰਬਾ, ਲੋਹ ਅਤੇ ਵਾਪਸੀ 'ਤੇ ਜ਼ੋਜੀਲਾ, ਦੱਰਾ, 
ਬਲਟਾਨ, ਅਮਰਨਾਥ, ਪਹਿਲਗਾਮ ਅਤੇ ਅੰਤ ਵਿਚ ਜੰਮੂ ਦੇ ਟਰੈਕ 'ਤੇ ਗਏ । ਉਹਨਾਂ 
ਦਾ ਪਹਿਲਾ ਪੜਾਅ ਖਜਿਆਰ ਵਿਚ ਸੀ ਜੋ ਪਹਿਲਾਂ ਚੰਬਾ ਰਿਆਸਤ ਅਤੇ ਹੁਣ 
ਹਿਮਾਚਲ ਪ੍ਰਦੇਸ਼ ਵਿਚ ਇਕ ਛੋਟੀ ਜਿਹੀ ਜਗ੍ਹਾ ਹੈ । ਉਹ ਖਜਿਆਰ ਵਿਚ ਜੋ ਸਮੁੰਦਰ 
ਦੇ ਤਲ ਤੋ" 6,400 ਫੁੱਟ ਦੀ ਉਚਾਈ ਉੱਤੇ ਇਕ ਸੰਘਣੇ ਜੰਗਲ ਵਿਚ ਸਥਿਤ 
ਝੀਲ ਦੇ ਕੰਢੇ ਘਾਹ ਦੇ ਵਿਚ ਬਣੇ ਡਾਕ ਬੰਗਲੇ ਵਿਚ ਠਹਿਰੇ । ਅੰਡਾਕਾਰ ਘਾਹ 
ਦਾ ਇਹ ਮੈਦਾਨ ਜੰਗਲ ਦੇ ਕਿਨਾਰੇਂ ਤੋਂ ਝੀਲ ਦੇ ਚੌਫੇਰੇ ਦੀ ਦਲਦਲੀ ਭੂਮੀ ਵਲ 
ਹਲਕੀ ਢਲਾਨ ਹੈ । ਝੀਲ ਦੇ ਪਾਣੀ ਉੱਤੇ ਸੰਘਣੀ ਉੱਚੀ ਕਾਈ, ਫ੍ਰੇਗਮਾਟੀਜ਼ 
ਕਾਮਯੂਨਿਸ ਨਾਲ ਭਰਿਆ ਇਕ ਟਾਪੂ ਇੰਜ ਸਰਕਦਾ ਹੈ ਜਿਵੇ ਹਲਕੀ ਹਵਾ ਵਿਚ 
ਬਾਦਬਾਨ ਵਾਲੀ ਬੇੜੀ ਹੌਲੀ ਹੌਲੀ ਤੈਰ ਰਹੀ ਹੋਏ । ਝੀਲ ਦੀ ਗਹਿਰਾਈ ਦਾ ਪਤਾ 
ਨਹੀ” ਪਰ ਦੌਦ-ਕਥਾ ਹੈ ਕਿ ਝੀਲ ਦੇ ਪਵਿੱਤਰ ਪਾਣੀ ਦੀ ਗਹਿਰਾਈ) ਅਥਾਹ ਹੈ 
ਅਤੇ ਟਾਪੂ ਦੈਵੀ ਸ਼ਕਤੀ ਨਾਲ ਤਰਦਾ ਹੈ । ਝੀਲ ਦੇ ਕੰਢੇ ਮੰਦਰ ਬਣਿਆ ਹੋਇਆ 
ਹੈ ਅਤੇ ਉਥੇ ਹਰ ਵਰ੍ਹੇ ਮੇਲਾ ਲੱਗਦਾ ਹੈ । 

ਪ੍ਰੋਫ਼ੈਜਰ ਸਾਹਨੀ ਨੇ ਇਸ ਅਸਚਰਜ ਟਾਪੂ ਨੂੰ ਵੇਖਿਆ ਪਰ ਇਸ ਗੱਲ ਨੂੰ ਆਈ 
ਗਈ ਨਹੀ” ਕੀਤਾ । ਸੱਚੇ ਵਿਗਿਆਨੀ ਹੋਣ ਕਰਕੇ ਉਹਨਾਂ ਦੇ ਮਨ ਵਿਚ ਇਸ 
ਵਾਸਤੇ ਦਿਲਚਸਪੀ ਅਤੇ ਜਿਗਿਆਸਾ ਪੈਂਦਾ ਹੋ ਗਈ । ਉਹਨਾਂ ਇਸ ਵਿਚ ਡੂੰਘੀ 
ਦਿਲਚਸਪੀ ਲਈ ਅਤੇ ਪਤਾ ਲਾਇਆ ਕਿ ਟਾਪੂ ਫ੍ਰੋਗਮਾਈਟੀਜ਼ ਅਰਥਾਤਿ ਐਸੇ 
ਜੀਨਸ ਨਾਲ ਢੱਕਿਆ ਹੋਇਆ ਹੈ ਜੋ ਝੀਲ ਦੇ ਕੰਢੇ ਜਾਂ ਆਸੇ ਪਾਸੇ ਮੀਲਾਂ ਤਕ 
ਨਹੀ' ਉੱਗਦਾ । ਇਸੇ ਤਰ੍ਹਾਂ ਦੇ ਅਨੇਕ ਤੈਰਦੇ ਟਾਪੂ ਉਹਨਾਂ ਨੂੰ 1910 ਵਿਚ ਮੰਡੀ 
ਜਰਿਆਸਤ (ਹੁਣ ਹਿਮਾਚਲ ਪ੍ਰਦੇਸ਼) ਦੇ ਇਕ ਛੋਟੇ ਜਿਹੇ ਸਰੋਵਰ ਰਿਵਾਲਸਰ ਵਿਚ 


ਖ਼ਜਿਆਰ ਦਾ ਤੈਰਦਾ ਟਾਪੂ 31 


ਮਿਲੋਂ ਸਨ । ਬਾਅਦ ਵਿਚ ਪ੍ਰੰਫ਼ੈਜਰ ਸਾਹਨੀ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੇ ਤਰਦੇ 
ਟਾਪੂ ਬਰਮਾ ਦੇ ਦੱਖਣੀ ਸ਼ਾਨ ਰਾਂਜਾਂ ਦੀਆਂ ਝੀਲਾਂ ਵਿਚ ਵੀ ਮਿਲਦੇ ਹਨ । 

ਉਹਨਾਂ ਵੇਖਿਆ ਕਿ ਖਜਿਆਰ ਅਤੇ ਰਿਵਾਲਸਰ ਵਿਚ ਇਕੋਂ ਜਿਹੀਆਂ ਸਥਿਤੀਆਂ 
ਸਨ । ਸੋ ਉਹਨਾਂ ਸਿੱਟਾ ਕੱਢਿਆ ਕਿ ਦੋ ਵੱਖ ਵੱਖ ਥਾਵਾਂ 'ਤੇ ਇਹਨਾਂ ਦੀਪਾ ਦੀ 
ਉਤਪਤੀ ਇਕੋ ਤਰ੍ਹਾਂ ਹੋਈ ਹੈ । ਉਹਨਾਂ ਖਜਿਆਰ ਦੇ ਟਾਪੂ ਜਾਂ ਤਰਦੀ ਦਲਦਲ 
ਦੀ ਤੁਲਨਾ ਡੈਨਊਥ ਦੇ ਡੈਲਟੇ ਈਸਟ ਐਮੀਲਾ ਅਤੇ ਕਸ਼ਮੀਰ ਆਦਿ ਥਾਵਾਂ ਤੇ 
ਮਿਲਣ ਵਾਲੀਆਂ ਦਲਦਲਾਂ ਨਾਲ ਕੀਤੀ । ਜਲਵਾਯੂ ਅਤੇ ਭੂਵਿਗਿਆਨਕ ਹਾਲਤਾਂ 
ਵਿਚ ਫ੍ਰੇਗਮੀਟੀਜ਼ ਦੇ ਹੋਣ ਦਾ ਕਾਰਨ ਬਨਸਪਤੀ ਸਹਿਚਾਰਾਂ ਦੇ ਸਿਲਸਿਲੇ ਦਾ ਇਕ 
ਵਿਸ਼ੇਸ਼ ਪੜਾਅ ਹੈ ਜਿਸ ਤਰ੍ਹਾਂ ਖੁੱਲ੍ਹੇ ਪਾਣੀ ਵਿਚ ਡੁੱਥੇ ਜਲਚਰ ਜਾਂ ਪੰਦੇ -- ਤੋਰਦੇ 
ਪੱਤਿਆਂ ਦਾ ਸਹਿਚਾਰ, ਕਾਈ ਦਲਦਲ ਸਹਿਚਾਰ, ਕਾਈ ਜਿੱਲ੍ਹਣ ਸਹਿਚਾਰ । 
ਉਹਨਾਂ ਇਸ ਤੋ ਇਹ ਨਤੀਜਾ ਕੱਢਿਆ ਕਿ ''ਖਜਿਆਰ ਦੀ ਵਰਤਮਾਨ ਤਰਦੀ 
ਦਲਦਲ ਦਾ ਉਦਭਵ ਹੌਰਨਾਂ ਥਾਵਾਂ ਵਾਂਗ ਬਨਸਪਤੀ ਦੇ ਬਦਲਦੇ ਪੜਾਵਾਂ ਦੇ 
ਸਿਲਸਿਲੇ ਕਾਰਨ ਹੋਇਆ । ਦੂਸਰੇ ਸ਼ਬਦਾਂ ਵਿਚ ਝੀਲ ਦੇ ਚੁਫੇਰੇ ਕਦੇ ਬਹੁਤ ਵੱਡੀ 
ਕਾਈ ਦਲਦਲ ਸੀ ਅਤੇ ਇਹ ਟਾਪੂ ਉਸ ਦੀ ਰਹਿੰਦ-ਖੂੰਹਦ ਹੈ । ਇਹ ਝੀਲ ਕਦੇ 
ਬਹੁਤ ਵੱਡੀ ਹੋਏਗੀ । ਉਹਨਾਂ ਅਨੁਸਾਰ ਬਨਸਪਤੀ ਦੇ ਸੁੰਘੜਦੇ ਖਿੱਤੇ ਹੌਲੀ ਹੌਲੀ 
ਆਪਣੇ ਕੇਦਰ ਵਲ ਸਰਕਦੇ ਰਹੇ ਹਨ ਅਤੇ ਝੀਲ ਦੇ ਵਿਸਤ੍ਰਿਤ ਹਿੱਸੇ ਹਰੇ ਮੈਦਾਨਾਂ 
ਵਿਚ ਬਦਲ ਗਏ । 


9. ਵਿਗਿਆਨਕ ਪ੍ਰਾਪਤੀਆਂ 


ਪ੍ਰੋਫ਼ੈਸਰ ਬੀਰਬਲ ਸਾਹਨੀ ਦੀਆਂ ਵਿਗਿਆਨਕ ਉਪਲਬਧੀਆਂ ਇੰਨੀਆਂ ਜਿਆਦਾ' 
ਹਨ ਕਿ ਇੱਥੇ ਉਹਨਾਂ ਦੀ ਸੂਚੀ ਦੇਣਾ ਸੋਭਵ ਨਹੀ । ਕੇਵਲ ਕੁਝ ਸੁਪ੍ਸਿੱਧ ਕੌਮਾਂ 
ਦਾ ਉਲੌਖ ਕੀਤਾ ਜਾਂ ਸਕਦਾ ਹੈ । ਇਥੇ ਦੱਸੇ ਕੌਮਾਂ ਵਿਚ ਨੈਫਰੋਲੇਮਿਸ, ਨਿਫੋਬੋਲਿਸ, 
ਟੈਕਸਸ, ਸਾਈਲੋਟਮ, ਮੈਸੀਟੇਰਿਸ ਅਤੇ ਐਕਮੌਪਾਈਲ ਆਦਿ ਜੀਵਤ ਪੌਦਿਆਂ ਤੇ 
ਉਹਨਾਂ ਦਾ ਬੰਜ ਕਾਰਜ ਹੈ ਜਿਸ ਤੋ ਇਹਨਾਂ ਦੀ ਵਿਕਾਸੀ ਪ੍ਰਵਿਰਤੀ, ਭੂਗੋਲਿਕ 
ਵੰਡ (ਵਿਤਰਣ) ਸੋਰਚਨਾ ਅਤੇ ਨਿਕਟਤਾਵਾਂ ਆਦਿ ਨੂੰ ਸਮਝਣ ਵਿਚ ਬਹੁਤ ਸਹਾਇਤਾ 
ਮਿਲੀ ਹੈ । ਉਹ ਮੂਲ ਰੂਪ ਵਿਚ ਪੁਰਾ ਬਨਸਪਤੀ ਵਿਗਿਆਨੀ ਸਨ ਸੋ ਜੀਵਤ 
ਪੌਦਿਆਂ ਦੇ ਅਧਿਅਨ ਵਿਚ ਉਹਨਾਂ ਦਾ ਯੋਗਦਾਨ ਅਤਿਅੰਤ ਪ੍ਰਸੋਸਾਜਨਕ ਹੈ । 
ਉਹਨਾਂ ਦਾ ਪਹਿਲਾ ਸ਼ੋਧ-ਪੱਤਰ ''ਗਿਨਕਗੌ ਬਿਲੋਵਾ ਦੇ ਬੀਜ ਅੰਸ਼ਾਂ ਵਿਚ ਵਿਜਾਤੀ 
ਪਰਾਗ ਦੀ ਉਪਸਥਿਤੀ ਅਤੇ ਜੀਵਾਸ਼ਮ ਪੌਦਿਆਂ ਦੇ ਅਧਿਅਨ ਵਿਚ ਇਸ ਦਾ 
ਮਹੱਤਵ , 1915 ਵਿਚ ਨਿਊ ਫਾਇਟੋਲਾਜਿਸਟ'' ਵਿਚ ਪ੍ਰਕਾਸ਼ਿਤ ਹੋਇਆ ਸੀ । 
ਇਸ ਗੱਲ ਤੋ" ਪਤਾ ਲੱਗਦਾ ਹੈ ਕਿ ਇੰਨੀ ਛੋਟੀ ਉਮਰ ਵਿਚ ਉਹ ਖੋਜ ਸੰਬੋਧੀ 
ਇੰਨੀ ਤਿੱਖੀ ਤੇ ਡੂਘੀ ਦ੍ਰਿਸ਼ਟੀ ਰੱਖਦੇ ਸਨ । ਉਹਨਾਂ ਲਿਖਿਆ, “ਜੇਕਰ ਅਜਿਹੀ 
ਉਦਾਹਰਣ ਜੀਵਾਸ਼ਮ ਅਵਸਥਾ ਵਿਚ ਮਿਲਦੀ ਤਾਂ ਬਹੁਤ ਸੈਭਵ ਹੈ ਕਿ ਅਸੀ" ਬੀਜ 
ਆਂਡਿਆਂ ਅਤੇ ਪਰਾਗ ਨੂੰ ਇਕ ਹੀ ਜਾਤੀ ਨਾਲ ਸੰਬੋਧਿਤ ਮੰਨਦੇ । ਉਹਨਾਂ ਨੇ ਅੱਗੇ 
ਲਿਖਿਆ, “ਕੇਵਲ ਅੰਕ੍ਰਰਣ (ਜਾਨਣ) ਤੋ ਇਹ ਨਤੀਜਾ ਨਹੀ ਕੱਢਣਾ ਚਾਹੀਦਾ 
ਕਿ ਬੀਜ ਆਡਿਆਂ ਦੇ ਅੰਦਰ ਦੇ ਜੀਵਾਸ਼ਮ ਪਰਾਗ ਕਣ ਉਸੇ ਜਾਤੀ ਦ ਪੌਦਿਆ 
ਦੇ ਹਨ । ਉਹਨਾਂ ਦਾ ਇਹ ਨਤੀਜਾ ਵਿਲੱਖਣ ਸੀ ਕਿਊ ਕਿ ਅਜੇ ਕੁਝ ਵਰ੍ਹੇ ਪਹਿਲਾਂ 
19!1 ਵਿਚ ਉਹ ਕੌਬਰਿਜ ਗਏ ਸਨ । ਇਸ ਕਥਨ ਤੋਂ' ਸਿੱਧ ਹੁੰਦਾ ਹੈ ਕਿ ਉਹਨਾਂ 
ਵਿਚ ਅੰਤਰ ਕਾਰਨ ਅਤੇ ਆਲੋਚਨਾਤਮਿਕ ਵਿਸ਼ਲੇਸ਼ਣ ਦੀ ਸ਼ਕਤੀ ਸੀ ਅਰਥਾਤ 
ਅਜਿਹੀ ਅੰਤਰਦ੍ਰਿਸ਼ਟੀ ਜੋ ਖੋਜ ਵਿਚ ਸਫ਼ਲਤਾ ਲਈ ਅਤਿ ਜ਼ਰੂਰੀ ਹੈ । 


ਵਿਗਿਆਨਕ ਪ੍ਰਾਪਤੀਆਂ 33 


ਉਹਨਾਂ ਦਾ ਦੂਸਰਾ ਸ਼ੋਧ-ਪੱਤਰ (ਨਿਊ ਫਾਇਟੋਲਾਜਿਸਟ 1915) ਨੌਫਰੋਲੇਪਿਸ 
ਵਾਲ੍ਹਬਿਤਿਮਸ ਦੇ ਸਰੀਰ ਤੇ ਸੀ । ਇਹ ਇਕ ਵਿਲੱਖਣ ਪਰਣਾਂਗ ਹੈ ਜਿਸ ਵਿਚ 
ਮਾਤ੍ਰੀ ਪੌਦੇ 'ਚੋ ਲੰਮੇ" ਲੰਮੇ ਫੂਸ ਨਿਕਲਦੇ ਹਨ । ਇਹ ਫੂਸ ਵਿਸ਼ਾਲ ਜੈਗਲੀ ਰੁੱਖਾਂ 
`ਤੇ ਚੜ੍ਹ ਜਾਦੇ ਹਨ ਅਤੇ ਵਿਚੋ" ਵਿਚੋ" ਇਸ ਦੀਆਂ ਸ਼ਾਖਾਂ ਮਾਤ੍ਰੀ ਪੌਦੇ 'ਤੇ" ਉੱਚੀਆਂ 
ਚਲੀਆ ਜਾਂਦੀਆਂ ਹਨ । ਪ੍ਰੰਫੈਜਰ ਸਾਹਨੀ ਨੇ ਇਸ ਪ੍ਰਣਾਂਗ ਦੇ ਫੂਸਾਂ ਦਾ ਆਕਾਰਕੀ 
ਅਧਿਐਨ ਕੀਤਾ ਅਤੇ ਵਿਸਥਾਰਪੂਰਵਕ ਵੇਰਵੇ ਨਾਲ ਦੱਜਿਆ ਕਿ ਕਿਸ ਤਰ੍ਹਾਂ ਪਾਰਸ਼ਵ 
ਪੌਦਿਆਂ ਦੇ ਆਧਾਰੀ ਠੌਸਰੈਭ ਰ੍ਪਾਂਤ੍ਰਿਤ ਹੋ ਕੇ ਜਾਲਰੰਭ ਬਣ ਜਾਂਦੇ ਹਨ । ਇਸ 
ਆਧਾਰ 'ਤੇ ਅਗਾਂਹ ਚਲ ਕੇ ਉਹਨਾਂ ਨੋ ਨੰਫਰੋਲੇਪਿਸ ਕਾਰਡੋਫੋਲੀਆ (ਨਿਊ 
ਫਾਇਟੋਲਾਜਿਸਟ 1916) ਦੇ ਕੰਦਾਂ ਦੀ ਸਵਹਨੀ ਰਚਨਾ ਦਾ ਅਧਿਅਨ ਆਰੇਭ 
ਕੀਤਾ । ਇਹਨਾਂ ਸ਼ੋਧ-ਪੱਤਰਾਂ ਦੇ ਪ੍ਰਕਾਸ਼ਨ ਤੋ` ਝੱਟ ਪਿੱਛੋ" ਉਹਨਾਂ ਨੇ “ਫਿਲਿਕੇਲਿਸ 
ਵਿਚ ਸ਼ਾਖਾ ਵਿਨਿਆਸ ਦਾ ਵਿਕਾਸ'' ਜਿਰਲੋਖ ਹੇਠ ਇਕ ਸ਼ੋਧ-ਪੱਤਰ ਸਡਬਰੀ 
ਹਾਰਡੀਮੈਨ ਪੁਰਸਕਾਰ ਲਈ ਘੱਲਿਆ ਜੌ 1917 ਵਿਚ 'ਨਿਊ ਫਾਈਟੋਲਾਜਿਸਟ'' 
ਵਿਚ ਪ੍ਰਕਾਸ਼ਤ ਹੋਇਆ । ਇਸ ਵਿਚ ਉਹਨਾਂ ਲਿਖਿਆ, “ਚਾਹੇ ਆਮ ਕਰਕੇ 
ਪੱਤੀਆਂ ਦੇ ਮੁਕਾਬਲੇ ਟਹਿਣੀਆਂ ਦੀ ਨਿਯਮਤ ਸਥਿਤੀ ਨਹੀ' ਹੁੰਦੀ, ਪਰ ਜਿੱਥੇ 
ਇਹ ਸਹਿਚਾਰ ਹੁੰਦਾ ਹੈ ਉਹ ਆਪਣੇ ਵਿਕਾਸੀ ਮੂਲ ਵਿਚ ਦੂਜੋਲੇ ਦਰਜੇ ਦੀ ਘਟਨਾ 
ਹੋਦਾ ਹੈ ਜੋ ਸੈਭਾਵਨਾਵਸ, ਜੈਵਿਕ ਲਾਭ ਜਿਵੇਂ' ਡੌਡੀ ਦ) ਸੁਰੱਖਿਆ ਲਈ ਹੁੰਦਾ ਹੈ । 

1919 ਵਿਚ ਬੀਰਬਲ ਸਾਹਨੀ ਨੇ ਲੰਡਨ ਯੂਨੀਵਰਸਿਟੀ ਦੋ ਡਾਕਟਰ ਆਫ਼ 
ਸਾਇੰਸ (ਡੀ. ਏ. ਸੀ.) ਦੀ ਉਪਾਧੀ ਲਈ ਆਪਣਾ ਸ਼ੋਧ-ਪੁਬੈਧ ਪੇਸ਼ ਕੀਤ' ਅਤੇ 
ਅਗਲੇ ਵਰ੍ਹੇ ਇਹਨਾ ਦੀ ਖੋਜ ਤੋਂ` ਪ੍ਰਾਪਤ ਜਾਣਕਾਰੀ ਰਾਇਲ ਸੋਸਾ'ਦਟੀ 
ਫਿਲਾਸਾਫੀਕਲ ਟ੍ਰਾਂਜੋਕਸ਼ਨ ਵਿਚ ਪ੍ਰਕਾਸ਼ਿਤ ਹੋਈ । ਇਸ ਸ਼ੋਧ ਪ੍ਰਬੋਧ ਲਈ ਉਹਨਾਂ 
ਨਿਊ ਕੌਲਿਡਨੀਆ ਵਿਚ ਮਿਲਣ ਵਾਲੋ ਦੁਰਲੱਭ ਅਤੇ ਅਲਪ ਗਿਆਤ ਸਕ੍ਹ ਰੁੱਖਾਂ 
ਐਕਮੋਪਾਈਲ ਪੰਚੋਰੀਆਈ ਦੀ ਆਕਾਰਕੀ ਅਤੇ ਸ਼ਰੀਰ ਦਾ ਵਿਸਥਾਰਪੂਰਵਕ 
ਅਧਿਅਨ ਕੀਤਾ । ਇਹਨਾਂ ਪੰਦਿਆਂ ਦੇ ਨਮੂਨੇ ਦੱਖਣੀ ਅਫਰੀਕਾ ਦੇ ਪ੍ਰੋਫ਼ੈਸਰ ਆਰ. 
ਐਚ. ਕਾਮਪਟਨ ਨੇ 1914 ਵਿਚ ਇਕੱਠੇ ਕੀਤੇ ਸਨ । ਉਹ ਟੁੱਕੜਿਆਂ ਵਿਚ ਵੰਡੇ 
ਹੋਏ ਸਨ ਅਤੇ ਉਹਨਾਂ ਦਾ ਰੱਖ ਤਖਾਅ ਭਲੀ ਭਾਂਤੀ ਨਹੀ” ਸੀ ਕੀਤਾ ਗਿਆ । ਨਵੇ” 
ਖੋਜ ਕਰਤਾ ਨੂੰ ਇਹ ਸਿਹਰਾ ਜਾਂਦਾ ਹੈ ਕਿ ਇਹਨਾਂ ਸਭ ਅੜਚਨਾਂ ਦੇ ਬਾਵਜੂਦ 
ਉਹਨੇ ਇਹਨਾ ਦਾ ਅਧਿਅਨ ਕੀਤਾ ਅਤੇ ਡਾਕਟ੍ਰੇਟ ਲਈ ਸ਼ੋਧ ਪ੍ਰਬੰਧ ਲਿਖਿਆ । 


ਪ੍ਰੋ. ਸਾਹਨੀ ਨੇ ਕਾਰਡੇਟੇਲੀਜ਼ ਟੇਰਿਡੌਸਪਰਮਜ਼ ਅਤੇ ਸ਼ੌਕੂ ਰੁੱਖਾਂ ਦੇ ਸੰਬੰਧਾਂ ਤੇ 
ਵਿਚਾਰ ਕੀਤਾ ਅਤੇ ਭਾਵੇ' ਪ੍ਰਚਲਤ ਧਾਰਨਾ ਨੂੰ ਪੂਰੀ ਤਰ੍ਹਾਂ ਅਜਵੀਕਾਰ ਨਹੀ” ਕੀਤਾ 
ਕਿ ਕਾਰਡੇਟੇਲੀਜ਼ ਦੀ ਉਤਪਤੀ ਫੋਰਿਡੌਂਸਟਮ ਸਟਾਕ 'ਚੋ` ਹੁੰਦੀ ਹੈ ਫਿਰ ਵੀ ਇਸ ਦੇ 
ਵਿਰੋਧ ਵਿਚ ਤੱਕੜਾ ਤਰਕ ਦਿੱਤਾ । ਇਕ ਮਹੱਤਵਪੂਰਣ ਆਕਾਰਕੀ ਲੱਛਣ ਦੇ 


੨4 ਹੈਰਬਲ ਸਾਹਨੀ 


ਆਧਾਰ 'ਤੇ ਉਹਨਾਂ ਨੋ ਇਹ ਮੱਤ ਰੱਖਿਆ ਕਿ ਖੁੱਲ੍ਹੇ ਬੀਜਾਂ ਨੂੰ ਦੋ ਸਮੂਹਾਂ ਵਿਚ 
ਵੰਡਿਆ ਜਾ ਸਕਦਾ ਹੈ । ਇਕ ਫਿਲੌਸਪਰਮਜ ਜਿਹਨਾਂ ਵਿਚ ਬੀਜ ਪੱਤੀਆਂ 'ਚ 
'ਉੱਗਦੇ ਹਨ ਅਤੇ ਦੂਸਰਾ ਸਟੇਕਿਓਂਸਪਰਮਜ਼ ਜਿਸ ਵਿਚ ਬੀਜ ਆਮ ਵਾਂਗ ਜਾਂ 
ਰੂਪਾਤ੍ਰਿਤ ਧੁਰੀ 'ਤੇ ਹੁੰਦੇ ਹਨ । ਫਿਲੋਜਪਰਮੀ ਅਤੇ ਸਟੇਕਿਓਸਪਰਮੀ ਦੇ ਭੇਂਦ ਦਾ 
ਵਿਸਥਾਰ ਕਰਕੇ ਹੁਣ ਇਥੇ ਸਵਹਨੀ ਪੌਦਿਆਂ ਦੀਆਂ ਸਾਰੀਆਂ ਰਗਾਂ ਤੇ ਲਾਗੂ 
ਹੁੰਦਾ ਹੈ । ਇਹ ਬੜੀ ਦਿਲਚਸਪ ਗੱਲ ਹੈ ਕਿ ਜੋ ਚੀਜ਼ ਡਾ. ਸਾਹਨੀ 1920 ਵਿਚ 
ਫੈਕਸਿਸ ਟੋਹਰੀਆ ਅਤੇ ਸੇਂਫਾਲੌਟੇਕਜਮ ਦੇ ਥਾਂ ਸੋਬੈਧੀ ਕਹੀ ਸੀ ਕਿ ਤਿੰਨਾਂ ਵੇਸ਼ਾਂ ਨੂੰ 
(ਜੀਨਜ਼) ਇਕ ਵੱਖਰੇ ਵਰਗ ਟੈਕਸਲੀਜ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿਉਕਿ 
ਇਹਨਾਂ ਵਿਚ ਕੁਝ ਸਪੱਸ਼ਟ ਵਿਸ਼ੇਸ਼ਤਾਵਾਂ ਅਤੇ ਹੋਰ ਸੋਕੂ ਰੁੱਖਾਂ ਨਾਲੋ ਅੰਤਰ ਹੈ, 
ਹੁਣ “ਫਲੋਰਿਨ'' (ਦੀ ਬੋਟੈਨੀਕਲ ਗਜ਼ਟ, 1948) ਵਲੌ' ਸਵੀਕਾਰ ਕਰ ਲਈ 
ਗਈ ਹੈ । 

1919 ਵਿਚ ਭਾਰਤ ਆਉਣ ਤੇ ਪ੍ਰੋ. ਸਾਹਨੀ ਨੇ ਭਾਰਤ ਵਿਚ ਹੋਂ ਰਹੇ ਪੁਰਾ- 
ਭਨਜਪਤੀ ਵਿਗਿਆਨ ਦੇ ਕੌਮ ਅਤੇ ਇਸ ਦੇ ਅਧਿਅਨ ਦੀਆਂ ਸੰਭਾਵਨਾਵਾਂ ਦਾ 
ਜਾਇਜ਼ਾ ਲਿਆ । 1922 ਵਿਚ ਇੰਡੀਮਨ ਸਾਇੰਸ ਕਾਮਰਸ ਦੇ ਬਨਸਪਤੀ ਵਿਗਿਆਨ 
ਸ਼ਾਖਾ ਦੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਉਹਨਾਂ “ਭਾਰਤੀ ਪੁਰਾਬਨਸਪਤੀ 
ਵਿਗਿਆਨ ਦੀ ਵਰਤਮਾਨ ਸਥਿਤੀ'' ਉੱਤੇ ਬੋਲਦਿਆਂ ਕਿਹਾ, ''ਪੁਰਾਬਨਸਪਤੀ 
ਵਿਗਿਆਨ ਵਿਚ ਮੋਰੀ ਆਪਣੀ ਰੁਚੀ ਕਾਰਨ ਇਹ ਆਸ ਕੀਤੀ ਜਾ ਸਕਦੀ ਹੈ ਕਿ 
ਸੈ ਇਸ ਅਕਰਸ਼ਿਕ ਵਿਸ਼ੇ ਵਲ ਆਪਣੇ ਦੇਸ਼ ਵਾਸੀਆਂ ਦਾ ਧਿਆਨ ਵਿਸ਼ੇਸ਼ ਰੂਪ 
'ਵਿਚ ਖਿੱਚ ਸਕਾਂਗਾ । ਸ਼ਾਇਦ ਇਸ ਗੱਲ ਵਿਚ ਵੀ ਸਫ਼ਲ ਹੋ ਸਕਾਂ ਕਿ ਉਹਨਾਂ 
ਵਿਚੋ ਬਹੁਤ ਸਾਰੇ ਲੌਕ ਆਪਣਾ ਧਿਆਨ ਮੌਲਿਕ ਖੋਜ ਦੀਆਂ ਸੈਭਾਵਨਾਵਾਂ ਨਾਲ 
ਭਰਪੂਰ ਇਸ ਖੇਤਰ ਵਲ ਦੇਣ । ਇਸ ਉਦੇਸ਼ ਨੂੰ ਧਿਆਨ ਵਿਚ ਰੱਖਕੇ ਮੈ` ਆਪਣੇ 
ਭਾਸ਼ਣਾਂ ਵਿਚ ਭਾਰਤੀ ਪੁਰਾਬਨਸਪਤੀ ਵਿਗਿਆਨ ਦੀ ਵਰਤਮਾਨ ਸਥਿਤੀ ਦੀ 
ਸਮੀਖਿਆ ਸੌਖੋਪ ਵਿਚ ਕਰਾਂਗਾ ।'' 

ਪ੍ਰੋਫ਼ੈਸਰ ਸਾਹਨੀ ਦੀ ਸਮਝ ਵਿਚ ਸਭ ਤੋ“ ਮਹੱਤਵਪੂਰਣ ਗੱਲ ਇਹ ਸੀ ਕਿ 
ਪੁਰਾਬਨਸਪਤੀ ਵਿਗਿਆਨ ਸੰਬਧੀ ਅਧਿਅਨਾਂ ਨੂੰ ਉਂਹਨਾਂ ਭੂਵਿਗਿਆਨਕ ਅਤੇ 
`ੂਗੋਲਿਕ ਹਾਲਤਾਂ ਦੇ ਸੈਦਰਭ ਵਿਚ ਕਰਨਾ ਚਾਹੀਦਾ ਹੈ ਜਿਹਨਾਂ ਦੇ ਅੰਤਰਗਤ ਉਹ 
ਪੌਦੇ ਜੀਵਤ ਰਹੇਂ ਅਤੇ ਮ੍ਰਿਤ ਰਹੇ । ਨਾਲ ਹੀ ਇਹ ਗੱਲ ਵੀ ਕਿ ਬਿਨਾਂ ਭੂਵਿਗਿਆਨਕ 
ਪਿੱਠਭੂਮੀ ਦੀ ਜਾਣਕਾਰੀ ਅਤੇ ਵਿਵੇਚਨ ਦੇ ਜੀਵਾਸ਼ਮ ਪੰਦਿਆਂ ਦੇ ਅਧਿਅਨ ਦੀ 
ਸਾਰੀ ਸਾਰਮੂਲਕ ਉਪਯੋਂਗਤਾ ਦਰਅਸਲ ਨਸ਼ਟ ਹੋ ਜਾਂਦੀ ਹੈ । 

1924 ਵਿਚ ਪ੍ਰੋਫ਼ੈਸਰ ਸਾਹਨੀ ਨੂੰ ਭਾਰਤੀ ਬਨਸਪਤੀ ਵਿਗਿਆਨ ਸੈਸਥਾ ਦਾ 
ਪ੍ਰਧਾਨ ਮਨੋਨੀਤ ਕੀਤਾ ਗਿਆ । ਇਹ ਸੌਸਥਾ ਤਿੰਨ ਵਰ੍ਹੇ ਪਹਿਲਾਂ ਮੁੱਖ ਰੂਪ ਵਿਚ 


੩੮ 


'ਵਿਗਿਆਨਕ ਪ੍ਰਾਪਤੀਆਂ 35 


ਆਪ ਉਹਨਾਂ ਦੇ ਯਤਨ ਅਤੇ ਇਲਾਹਾਬਾਦ ਦੇ ਪ੍ਰੈਫੈਸਰ ਡਬਲਿਉ ਡੂਜਨ, ਲਾਹੌਰ 
ਦੇ ਡਾ. ਔਸ. ਆਰ. ਕੈਸ਼ਿਅਪ ਅਤੇ ਮਦਰਾਸ ਦੇ ਡਾ. ਰੌਗਾਚਾਰੀ ਵਰਗੇ ਬਨਸਪਤੀ 
ਵਿਗਿਆਨੀਆਂ ਦੇ ਡੂੰਘੇ ਸਹਿਯੋਂਗ ਅਤੇ ਜਤਨਾਂ ਨਾਲ ਸਥਾਪਿਤ ਹੋਂਈ ਸੀ । ਉਹਨਾਂ 
ਦੇ ਪ੍ਰਧਾਨਗੀ ਭਾਸ਼ਣ ਦਾ ਵਿਸ਼ਾ ਸੀ 'ਸਹਵਹਨੀ ਪੰਦਿਆਂ ਦਾ ਵਿਅਕਤੀਵ੍ਰਿਤ ਅਤੇ 
ਪੁਨਰਾਵਰਤਨੀ ਸਿੱਧਾਂਤ'' (ਦੀ ਔਨਟੋਜੋਨੀ ਆਫ ਵੈਸਕੁਲਰੀ ਪਲਾਂਟਸ ਐੱਡ ਦਾ 
ਥਿਊਰੀ ਆਫ ਰੀਕੈਮਚੂਲੇਸ਼ਨ) । 

ਸੰਨ 1866 ਵਿਚ ਹੈਕਲੇ ਨੇ ਆਪਣਾ ਇਹ ਪ੍ਰਸਿੱਧ ਸਿੱਧਾਂਤ ਪੋਸ਼ ਕੀਤਾ ਕਿ 
ਆਪਣੇ ਵਿਅਕਤੀਗਤ ਵਿਕਾਸ ਦੌਰਾਨ ਜੀਵ ਆਪਣੀ ਜਾਤੀ ਦੇ ਇਤਿਹਾਸ ਨੂੰ 
ਦ੍ਹਰਾਉ'ਦਾ ਹੈ । ਪ੍ਰਫ਼ੋਸਰ ਸਾਹਨੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਆਪਣੇ 
ਜੀਵਨ ਦੀਆਂ ਸਾਰੀਆਂ ਅਵਸਥਾਵਾਂ ਵਿਚ ਜੀਵ ਦੀ ਸੈਰਚਨਾ ਆਪਣੇ ਅਤੀਤ ਅਤੇ 
ਵਰਤਮਾਨ ਦੇ ਅਨੁਭਵਾਂ ਦੀ ਝਾਕੀ ਪ੍ਰਸਤੁਤ ਕਰਦੀ ਹੈ । ਅਰਥਾਤ ਉਹਨਾਂ ਵਿਚ 
ਵਿਸਤ੍ਰਿਤ ਅਰਥਾਂ ਵਿਚ ਪਿਛਲੋ ਜਨਮਾਂ ਵਿਚ ਪ੍ਰਾਪਤ ਅਤੇ ਸੌਕੀਰਣ ਅਰਥਾਂ ਵਿਚ 
ਵਰਤਮਾਨ ਵਾਤਾਵਰਣ ਤੋਂ ਪ੍ਰਾਪਤ ਦੋਵਾਂ ਤਰ੍ਹਾਂ ਦੇ ਲੱਛਣਾਂ ਦਾ ਮਿਸ਼ਰਣ ਹੁੰਦਾ ਹੈ । 
ਇਹ ਮਹੱਤਵ ਦੀ ਗੱਲ ਹੈ ਕਿ ਜਦੇ` ਉਲਟ ਹਾਲਤ ਦੇ ਕਾਰਨ ਆਪ ਸੋਤੁਲਨ ਵਿਗੜ 
ਜਾਂਦਾ ਹੈ ਤਾਂ ਅਕਸਰ ਪਿਛਾਂਹ ਮੁੜ ਕੇ ਬੀਤੇ ਦੇ ਅਨੁਭਵ ਦੇ ਠੋਸ ਆਧਾਰ 'ਤੇ ਚਲਣ 
ਨਾਲ ਸਮਾਯੋਜਨ , ਹੋ ਜਾਂਦਾ ਹੈ । ਤਥਾਕਥਿਤ ਵਿਸ਼ਮਤਾਵਾਂ (ਸਪੱਸ਼ਟ ਵਿਰੂਪਤਾਵਾਂ ਤੋ 
ਵੱਖਰੀਆਂ) ਦਾ ਜੋ ਵਿਚਾਰ ਦਿੱਤਾ ਜਾਂਦਾ ਹੈ ਕਿ ਇਹ ਅਤੀਤ ਦੇ ਯਾਦਗਾਰ ਰੂਪ 
ਵਿਚ ਹੈ ਜਦੋ ਉਹ ਘੱਟ ਜਾਂ ਵਧ ਦੂਰ ਦੇ ਪੂਰਵਜਾਂ ਦੇ ਆਮ ਅਤੇ ਸਥਾਈ ਸੰਗਠਨ 
ਦੇ ਅੰਗ ਸਨ । 

ਇਸ ਸਿੱਧਾਂਤ ਨੂੰ ਪੂਰਣ ਹਿਮਾਇਤ ਹੁਣ ਤਕ ਜੰਤਰ ਵਿਗਿਆਨ ਤੋ” ਮਿਲੀ ਹੈ । 
ਪਸ਼ੂ ਭਰੂਣ ਵਿਗਿਆਨ ਅਤੇ ਜੀਵਾਸ਼ਮ ਵਿਗਿਆਨ _ਦੇ ਖੇਤਰ ਵਿਚ ਨਰੀਖਿਅਤ ਬਹੁਤ 
ਸਾਰੇ ਤੱਥਾਂ 'ਚੋ ਇਸ ਨੂੰ ਉਸ ਵੇਲੋਂ ਪ੍ਤਿਪਾਦਤ ਕੀਤਾ ਗਿਆ ਸੀ ਜਦ ਵਿਕਾਸਵਾਦ 
ਮਾਨਤਾ ਪ੍ਰਾਪਤੀ ਵਾਸਤੇ ਸੰਘਰਸ਼ ਕਰ ਰਿਹਾ ਸੀ । ਅਜਿਹੀ ਆਸ਼ਾ ਕੀਤੀ ਜਾਂਦੀ ਸੀ 
ਕਿ.ਜੀਵ ਵਿਗਿਆਨ ਸੰਬੋਧੀ ਇੰਨਾ ਮੌਲਿਕ ਸਿੱਧਾਂਤ ਜੌੜੂ ਜਗਤ ਅਤੇ ਬਨਸਪਤੀ 
ਜਗਤ ਵਿਚ ਇਕੋ ਤਰ੍ਹਾਂ ਲਾਗੂ ਹੋਏਗਾ । ਪ੍ਰੰਫ਼ੋਸਰ ਸਾਹਨੀ ਨੇ ਦੱਸ ਦਿੱਤਾ ਕਿ ਇਸ 
ਸਿੱਧਾਂਤ ਦੀ ਪੁਸ਼ਟੀ ਵਾਸਤੇ ਬਨਸਪਤੀ ਵਿਗਿਆਨ ਦਾ ਆਧਾਰ ਵੀ ਉਨਾ ਹੀ 
ਸ਼ਕਤੀਵਰ ਹੈ ।! ਬਨਸਪਤੀ ਵਿਗਿਆਨ ਦੀ ਵਿਕਾਸੀ ਪ੍ਰਵਿਰਤੀ ਵਿਚ ਇਸ ਸਿਧਾਂਤ 
ਨੂੰ“ਲਾਗੂ ਕਰਨ ਦੀ ਦਿਸ਼ਾ ਵਿਚ ਇਹ ਗੱਲ ਬਹੁਤ ਵੱਡੀ ਪ੍ਰਾਪਤੀ ਸੀ । ਆਪਣੇ ਇਸ 
ਸ਼ੋਧ-ਪੱਤਰ ਵਿਚ ਉਹਨਾਂ ਨੇ ਰੋਸ਼ੇਦਾਰ ਤ੍ਰਿਪਣੌਗੈਮ', ਖੁੱਲ੍ਹੇ ਬੀਜੀ ਪੌਦਿਆਂ ਦੇ ਬੀਜਾਂ 
ਅਤੇ ਬੰਦ ਬੀਜੀ ਪੌਦਿਆਂ ਦੇ ਫੁੱਲਾਂ ਦੇ ਕਈ ਉਦਾਹਰਣ ਦਿੱਤੇ ਜਿਸ ਤੋ ਇਹ 
ਸਿੱਧ ਹੋਇਆ ਕਿ ਵਿਅਕਤੀ,ਵਿਹਾਰ ਜਾਤੀ ਵਿਹਾਰ ਨੂੰ ਦੁਹਰਾਉਣ ਦੀ ਪ੍ਰਵਿਰਤੀ 


36 ਬੀਰਬਲ ਸਾਹਨੀ 


ਦਾ ਸਿੱਧਾਂਤ ਪੌਦਿਆਂ ਵਿਚ ਵੀ ਲਾਗੂ ਹੁੰਦਾ ਹੈ ।'' 

1929 ਵਿਚ ਪ੍ਰੈਫ਼ੋਜਰ ਸਾਹਨੀ ਨੂੰ ਕੈੱਬਰਿਜ ਯੂਨੀਵਰਸਿਟੀ ਦੀ ਡਾਕਟਰ ਆਫ਼ 
ਸਾਇੰਸ (ਡੀ. ਐਸ. ਸੀ.) ਦੀ ਉਪਾਧੀ ਮਿਲੀ । ਇਸ ਪੇਪਰ ਵਿਚ ਦੋ ਸ਼ੋਧ ਕਾਰਜ 
ਦੀ ਸਮੱਗਰੀ ਵਾਸਤੇ ਉਹਨਾਂ ਐਸੇ ਪੋਦਿਆਂ ਨੂੰ ਚੁਣਿਆ ਜਿਨ੍ਹਾਂ ਦੀ ਤੁਲਨਾ ਜੀਵਾਸ਼ਮਾਂ 
ਨਾਲ ਕੀਤੀ ਜਾ ਸਕਦੀ ਸੀ । ਉਹਨਾਂ ਨੇ ਅਕ੍ਰਿਤੀ ਵਿਗਿਆਨਕ ਵਿਚਾਰਾ ਲਈ 
ਜਾਤੀ ਪਹੁੰਚ ਅਪਨਾਈ ਜਿਸ ਨੂੰ ਨਵਾਂ ਅਕ੍ਰਿਤੀ ਵਿਗਿਆਨ” ਦੇ ਨਾਂ ਨਾਲ ਜਾਣਿਆ 
ਜਾਂਦਾ ਹੈ । (ਐਚ. ਹੈਮਸ਼ਾ ਥਾਮਸ 1931) । 

ਰੀਕਸ ਮਿਊਜਿਅਮ ਸਟਾਕਰੌਮ ਦੇ ਪ੍ਰੌਫ਼ੌਜਰ ਟੀ. ਜੀ. ਹੈਲੇ ਦੀ ਟਿੱਪਣੀ ਪ੍ਰੋਫ਼ੌਜਰ 
ਸਾਹਨੀ ਦੇ ਸ਼ੋਧ ਕਾਰਜ ਸੰਬੰਧੀ ਇਸ ਪ੍ਰਕਾਰ ਹੈ : 

“ਇਸ ਸਮੋ ਉੱਸ ਦੇ ਜਾਤੀ ਵਿਹਾਰ ਵਾਲੋਂ ਸੋਬੰਧਾਂ ਬਾਰੇ ਵਿਚਾਰਾਂ ਤੋ ਉਹਨਾਂ 
ਦੀ ਵਿਸ਼ਲੇਸ਼ਣਾਤਮਕ ਬੁੱਧੀ ਅਤੇ ਆਮ ਰੁਚੀ ਤੇ ਚਾਨਣਾ ਪੈਦਾ ਹੈ । ਇਹਨਾ ਤੋ 
ਇਹ ਵੀ ਪ੍ਰਗਟ ਹੁਦਾ ਹੈ ਕਿ ਉਹਨਾਂ ਨੇ ਬਹੁਤ ਛੇਤ) ਜੀਵਤ ਅਤੇ ਜੀਵਾਸ਼ਮ ਦੋਵਾਂ 
ਤਰ੍ਹਾਂ ਦੇ ਟੈਰਿਡਾਫਾਈਟ ਅਤੇ ਜਿਮਨੌਸਪਰਮਾਂ ਦੀ ਆਕ੍ਰਿਤੀ ਅਤੇ ਸਰੀਰ ਦਾ ਅਦਭੁਤ 
ਤਰੀਕੇ ਨਾਲ ਵਿਸਥਾਰਪੂਰਵਕ ਗਿਆਨ ਹਾਸਿਲ ਕਰ ਲਿਆ ਹੈ । ਕੈ'ਬਰਿਜ ਵਿਚ 
ਬਿਤਾਏ ਕੁਝ ਹੀ ਵਰ੍ਹਿਆਂ ਵਿਚ ਉਹਨਾਂ ਇੰਨਾ ਜ਼ਿਆਦਾ ਉੱਚਕੇਂਟੀ ਦਾ ਕੌਮ ਕੀਤਾ 
ਅਤੇ ਆਪਣੇ ਸਮੋ” ਵਿਸ਼ੇ ਅਨੁਸਾਰ ਨੂੰ ਘੱਟ ਅਤੇ ਵਧ ਸਮੇ" ਦੇ ਅਧਾਰ ਤੇ ਇੰਜ 
ਵੰਡਿਆ ਕਿ ਕੋਈ ਵੀ ਪ੍ਰਭਾਵਿਤ ਹੋਏ ਬਿਨਾਂ ਨਹੀ ਰਹਿ ਸਕਦਾ ।'' 

ਬੀਰਬਲ ਸਾਹਨੀ ਅਜੇਂ ਕੈੱਬਰਿਜ ਵਿਚ 'ਬਾਟਨੀ ਸਕੂਲ' ਵਿਚ ਸਨ ਜਦੋ” ਉਹਨਾਂ 
ਸ਼ੁੱਧ ਬਨਸਪਤੀ ਵਿਗਿਆਨ ਉੱਤੇ ਆਪਣਾ ਪਹਿਲਾ ਲੇਖ ਪ੍ਰਕਾਸ਼ਤ ਕੀਤਾ ਭਾਵੇ' 
ਇਹ ਪ੍ਰਰਾਬਨਸਪਤੀ ਵਿਸ਼ਿਆਂ ਦੇ ਦੋ ਬਿਲਕੁਲ ਵੱਖ ਵੱਖ ਸਮੂਹਾਂ ਤੇ ਸਨ : ਪਹਿਲਾ 
ਲੇਖ ਪ੍ਰਾਜੀਵੀ ਪਰਣਾਂਗਾਂ ਦਾ ਸਰੀਰ ਅਤੇ ਆਕਾਰ ਵਿਗਿਆਨ ਅਤੇ ਦੂਜਾ ਲੇਖ 
ਭਾਰਤੀ ਗੋੱਡਵਾਨਾਂ ਚੱਟਾਨ ਸਮੂਹ ਦੇ ਜੀਵਾਸ਼ਮ ਪੰਦੇ । ਜੀਵਾਸ਼ਮ ਪੌਦਿਆਂ ਦੇ 
ਅਧਿਅਨ ਦੀ ਪ੍ਰੋਰਨਾ ਉਹਨਾਂ ਨੂੰ ਆਪਣੇ ਗੁਰੂ ਪ੍ਰੋਫੈਸਰ (ਬਾਅਦ ਵਿਚ ਸਰ) ਏ. ਸੀ. 
ਸੇਵਾਰਡ ਤੋ" ਮਿਲੀ ਅਤੇ ਜੀਵਨ ਭਰ ਇਸ ਵਿਚ ਰੁਚੀ ਬਣੀ ਰਹੀ । ਪ੍ਰੋਫ਼ੋਸਰ ਸਾਹਨੀ 
ਇਸ ਗੱਲ ਨੂੰ ਸਵੀਕਾਰ ਕਰਦੇ ਸਨ ਤੇ ਅਕਸਰ ਪ੍ਰੋਫ਼ੈਸਰ ਸੇਵਾਰਡ ਲਈ ਆਭਾਰ 
ਪ੍ਰਗਟਾਉੱਦੇ ਸਨ । ਜਿਸ ਤਰ੍ਹਾਂ ਪ੍ਰੋਫ਼ੈਸਰ ਸੇਵਾਰਡ ਪੁਰਾਬਨਸਪਤੀ ਵਿਗਿਆਨ ਖੌਜ 
ਦੇ 'ਕੈੱਬਰਿਜ ਸਕੂਲ ਦੇ ਸੈਸਥਾਪਕ ਸਨ ਉਸੇ ਤਰ੍ਹਾਂ ਪ੍ਰੋਫ਼ੈਸਰ ਸਾਹਨੀ ਭਾਰਤ ਵਿਚ 
ਪੁਰਾ ਵਿਗਿਆਨਕ ਖੌਜ ਦੇ ਮੋਹਰੀ ਸਨ । 


ਵਿਗਿਆਨਕ ਪ੍ਰਾਪਤੀਆਂ ਨ 
1. ਖੁਰਾਜੀਵੀ ਬਿਰਖ ਅੰਗਾਂ ਦਾ ਸਰੀਰ ਅਤੇ ਆਕ੍ਰਿਤੀ 


ਪ੍ਰੋਫੈਸਰ ਸਾਹਨੀ ਨੇ ਆਪਣੀ ਥੌਜ ਨੂੰ ਪੁਰਾਜੀਵੀ ਪਰਣਾਂਗ ਜਿਹੇ ਪੌਦਿਆਂ, 
ਸੋਨੋਪਟੇਰੀਡੀਨਿਆਈ, ਵਿਸ਼ੇਸ਼ ਕਰ ਬਿਲਕੁਲ ਅਲੋਪ ਹੋ ਚੁੱਕੇ ਸਮੂਹ ਜਾਈਗੋਪਟੇਰੀ- 
ਡੋਸਿਆਈ ਕੁਲ 'ਤੇ ਕੇਂਦਰਿਤ ਕੀਤਾ । ਭਾਵੇ ਇਸ ਕੁਲ ਦਾ ਅਧਿਅਨ ਰੌਚਕ ਹੈ, 
ਪਰ ਅਨੁਸੈਧਾਨ ਦੇ ਵਿਸ਼ੇ ਦੇ ਰੂਪ ਵਿਚ ਅਸਾਧਾਰਣ ਕਠਿਨਾਈਆਂ ਨਾਲ ਭਰਪੂਰ 
ਹੈ। ਕਿਉਂਕਿ ਇਸ ਦੀ ਸਮੱਗਰੀ ਪੂਰੀ ਤਰ੍ਹਾਂ ਸੁਰ'ਖਿਮਤ ਕਰਨ 'ਤੇ ਵੀ ਟੋਟੇ ਟੋਟੇ 
ਹੋ ਗਈ ਹੈ । ਜੀਵਾਸ਼ਮੀ ਪੌਦਿਆਂ ਦੇ ਟੁੱਕੜੇ ਸਿਲ ਪੱਥਰ ਹੌਏ ਤਣੇ ਦੇ ਰੂਪ ਵਿਚ 
ਮਿਲਦੇ ਹਨ । ਜਿਆਦਾ ਤਾਂ ਪੱਤੀਆਂ ਦੇ ਡੇਡਲ ਅਤੇ ਡੌਡੀਆਂ ਹੀ ਸੁਰੱਖਿਅਤ 
ਮਿਲਦੀਆਂ ਹਨ । ਪੱਤਿਆਂ ਦਾ ਛਿਲਕਾ ਅਤੇ ਬੀਜਾਣੂ ਧਾਨਿਕਾ (ਸਪੋਰੰਗੀਆ) 
ਸ਼ਾਇਦ ਹੀ ਕਦੇ ਸੁਰੱਖਿਤ ਮਿਲਦੇ ਹੋਣ । ਸੋ ਉਪਲਬਧ ਪੰਦਿਆਂ ਦੀ ਸਮੱਗਰੀ ਦੇ 
ਵੱਖ ਵੱਖ ਅੰਗਾਂ ਦਾ ਸੰਬੋਧ ਤੁਲਨਾਤਮਕ ਅਧਿਅਨ ਦੁਆਰਾ ਨਿਸ਼ਚਿਤ ਕੀਤਾ ਜਾਂਦਾ 
ਹੈ। ਪਰ ਇਸ ਤਰ੍ਹਾਂ ਦੀ ਖੰਡਿਤ ਸਮੱਗਰੀ ਤੋ" ਪੰਦਿਆਂ ਦੇ ਰੂਪਗੁਣ ਨੂੰ ਪ੍ਰਮਾਣਿਤ 
ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ । ਸ਼ੋਧ ਕਾਰਜ ਨੂੰ ਤੁਲਨਾਤਮਕ ਅਧਿਅਨ ਦੀ 
ਦਿਸ਼ਾ ਦੇਣ ਵਿਚ ਡਾ. ਸਾਹਨੀ ਨੇ ਮੌਹਰੀ ਭੂਮਿਕਾ ਨਿਭਾਈ । ਪੁਰਾਵਿਗਿਆਨੀ ਦੇ 
ਰੂਪ ਵਿਚ ਆਪਣਾ ਜੀਵਨ ਸ਼ੁਰੂ ਕਰਨ ਵੇਲੇ ਉਹਨਾਂ ਨੇ ਪ੍ਰਣਾਂਗਾਂ ਦੇ ਸਾਗਰ ਉਤੇ 
ਪਫ਼ੋਸਰ ਸੇਵਾਰਡ ਦੀ ਅਗਵਾਈ ਵਿਚ ਵਰਣਨਯੋਗ ਕੌਮ ਕਰ ਲਿਆ ਸੀ ਜੋ ਜੀਵਾਸ਼ਮ 
ਸਰੀਰ ਦੇ ਅਧਿਅਨ ਲਈ ਜ਼ਰੂਰੀ ਪਹਿਲੀ ਲੌੜ ਸੀ । 

ਜਾਇਗੋਪਟੇਰੀਡਿਅਨ ਤਣਿਆਂ ਵਿਚ ਸਾਹਨੀ ਦੀ ਡੂੰਘੀ ਦਿਲਚਸਪੀ ਅਤੇ 
ਨਿਰੈਤਰ ਖੌਜ ਦੇ ਸਿੱਟੇ ਵਜੋ" ਵਰ੍ਹਿਆਂ ਤਕ ਅਨੇਕ ਸ਼ੋਧ-ਪੱਤਰ ਨਿਕਲਦੇ ਰਹੇ । 
(1919 ਏ; 1928 ਡੀ; 1930 ਏ; 1932 ਸੀ) । 

ਇਸ ਤਣੇ ਦੀ ਸੈਰਚਨਾ ਦੇ ਵਿਲੱਖਣ ਲੱਛਣਾਂ ਦੇ ਮਿਸ਼ਰਣ ਕਾਰਨ ਇਹਨਾਂ 
ਨਮੂਨਿਆਂ ਨੂੰ ਵੱਖ ਵੱਖ ਵੰਸ਼ ਨਾਮ ਦਿੱਤੇ ਗਏ । ਜਿਵੇ ਜਾਈਗੋਪਟੇਰਿਸ, ਐਨਕਾਈ- 
ਰੌਪਟੇਰਿਸ, ਕਲੇਮਟੋਡਾਪਸਿਸ ਅਤੇ ਆਸਟਰੋਕਲੇਪਸਿਸ । ਪ੍ਰੋਫ਼ੈਸਰ ਹਾਲੇ ਦੇ ਕਥਨ 
ਮੂਜਬ : 

“ਬਹੁਤ ਸਾਰੀ ਸਮੱਗਰੀ ਦਾ ਪਰੀਖਣ ਅਤੇ ਵੱਖ ਵੱਖ ਟੁੱਕੜਿਆਂ ਨੂੰ ਮਿਲਾ ਕੇ 
ਸਾਹਨੀ ਇਸ ਤਣੇ ਦੇ ਸਰੀਰ ਦਾ ਅਣਕਿਆਸਿਆ ਜਟਿਲ ਵੇਰਵਾ ਦੇਣ ਅਤੇ 
ਰੂਪ-ਗੁਣ ਦਾ ਚਿੱਤਰ ਖਿੱਚਣ ਵਿਚ ਸਫ਼ਲ ਹੋਏ । ਉਹਨਾਂ ਵੇਖਿਆ ਕਿ ਇਹ ਪੰਦਾ 
ਇਕ ਵੱਡਾ ਬਿਰਖ ਪ੍ਰਣਾਂਗ ਸੀ ਜਿਸ ਦਾ ਤਣਾ ਵਿਲੱਖਣ ਕਿਸਮ ਦਾ ਸੀ । ਇਸ 
ਦੀਆਂ ਅਪਸਥਾਨਿਕ ਜੜ੍ਹਾਂ ਅਤੇ ਸ਼ਲਕ ਪਿੜਕਾਂ ਦੀ ਮੋਟੀ ਕਾਇਆ ਵਿਚ ਪਤਲੇ 
ਪਤਲੇ ਵਿਸ਼ਾਜਿਤ ਅਕਸ਼ ਦੱਬੇ ਰਹਿੰਦੇ ਹਨ ਜਿਹਨਾਂ ਦੇ ਇਸ ਤਰ੍ਹਾਂ ਨਾਲ ਨਾਲ 


38 ਬੀਰਬਲ ਸਾਹਨੀ 


ਰਹਿਣ ਦੇ ਕਾਰਨ ਆਭਾਸੀ ਤਣਾ ਬਣ ਜਾਂਦਾ ਹੈ ਜੋ ਕੁਝ ਕੁਝ ਟਿਰਵੇਸ਼ਸ ਵੈਸ਼ ਦੇ 
ਟੋਮਸਕੀਆ ਦਾ ਚੇਤਾ ਦਵਾਉ'ਦਾ ਹੈ । 

ਬਾਅਦ ਵਿਚ ਪ੍ਰਫ਼ੌਸਰ ਸਾਹਨੀ ਨੇ ਆਸਟ੍ਰੇਲੀਆ ਦੇ ਇਸ ਵੰੌਸ਼ਦਾ ਨਾਮ 
'ਆਸਟ੍ਰੋਕਲੇਸਿਸ'' ਰੱਖਿਆ । ਆਸਟ੍ਰੋਕਲੋਸਿਸ ਉੱਤੇ ਇਹਨਾਂ ਦੀ ਖੋਜ ਦਾ ਬੜਾ 
ਪ੍ਰਭਾਵ ਪਿਆ । ਇਸ ਦੂਸਰੀ ਜਾਤੀ ਨੂੰ ਉਹਨਾਂ ਇਕ ਨਵੀਨ ਪਰਿਵਾਰ ਐਸਟੋਕਲੀ- 
ਨਾਪਸਿਸ ਨਾਲ ਸਬੰਧਿਤ ਕੀਤਾ (1930 ਏ) ਇਸ ਜਾਤੀ ਦਾ ਅਜੀਬ ਇਤਿਹਾਸ 
ਹੈ । ਸਾਇਬੇਰੀਆ ਦੇ ਇਕ ਬਿਰਖ-ਪ੍ਰਣਾਂਗ (ਫ਼ਰਨ) ਦੇ ਪਤਲੇ ਸਿਲ-ਪੱਥਰ ਹੋਏ 
ਤਣੇ ਨੂੰ ਆਡਾ ਕੱਟ ਕੇ ਟੁੱਕੜੇ ਟੁੱਕੜੇ ਕਰ ਦਿੱਤਾ ਗਿਆ ਸੀ । ਇਹਨਾਂ 'ਚੋ` ਕੁਝ 
ਟੁੱਕੜੇ ਜਫਮਨੀ ਦੇ ਅਨੇਕਾਂ ਅਜਾਇਬ ਘਰਾਂ ਵਿਚ ਰੱਖੇ ਗਏ । ਜਦ ਪ੍ਰੰਫ਼ੌਸਰ 
ਸਾਹਨੀ ਨੇ ਖੋਜ ਕੀਤੀ ਤਾਂ ਪਤਾ ਨਹੀ” ਸੀ ਕਿ ਉਹ ਇਕੋ ਹੀ ਪ੍ਰਣਾਂਗ ਦੇ ਟੁੱਕੜੇ 
ਹਨ । ਇਹਨਾਂ ਵਿਚੋ" ਦੇ ਦਾ ਨਾਮਕਰਣ ਵੱਖ ਵੱਖ ਪਰਿਵਾਰਾਂ ਐਸਟੇਰੌਕਲੀਨਾ 
ਅਤੇਨ੍ਰੈਕੌਪਟੇਰਿਸ ਦੇ ਰੂਪ ਵਿਚ ਹੋ ਚੁੱਕਾ ਸੀ । ਡਾਕਟਰ ਸਾਹਨੀ ਨੇ ਇਹਨਾਂ ਦੀ 
ਦੁਬਾਰਾ ਖੌਜ ਕੀਤੀ ਅਤੇ ਦੋਹਾਂ ਟੁੱਕੜਿਆਂ ਨੂੰ ਨਾਲ ਨਾਲ ਜੋੜ ਕੇ ਇਹ ਸਿੱਧ ਕਰ 
ਦਿੱਤਾ ਕਿ ਉਹ ਇਕ ਹੀ ਤਣੇ ਦੇ ਟੁੱਕੜੇ ਹਨ । ਜਦ ਉਹਨਾਂ ਨੇ ਤਿੰਨ ਹੋਰ ਟੁੱਕੜਿਆਂ 
ਨੂੰ ਵੀ ਜੌੜ ਕੇ ਪੂਰੇ ਤਣੇ ਦਾ ਨਵੇ" ਸਿਰਿਉ" ਰੂਪ ਦਿੱਤਾ ਤਾਂ ਪਤਾ ਲੱਗਾ ਕਿ ਇਸ 
ਵਿਚ ਹੌਰ ਰੌਚਕ ਲੱਛਣਾਂ ਦਾ ਸੌਜੌਗ ਸੰ) । ਪਰਵਵਰਿੰਤ (ਪੈਟੀਓਲਜ਼) ਕਲੰਪਸੀਡ- 
ਰਾਪਸਿਸ ਕਿਸਮ ਦੇ ਸਨ, ਪਰ ਪੱਤਿਆਂ ਦਾ ਪਥ-ਕਰਮ ਐਸਟਰੋਕਲੀਨਾ ਵਰਗਾ 
ਸੀ ਅਤੇ ਅਗਿਆਤ ਰੌਭ (ਸਟੈਲੀ) ਐਸਟਰੋਕਲੀਨਾ ਅਤੇ ਐਨਕਾਇਰੋਪਟੇਰਿਸ ਦੇ 
ਕੁਝ ਕੁ ਵਿਚਵਿਚਾਲੇ ਦਾ ਸੀ । 

ਇਹਨਾਂ ਪੌਦਿਆਂ 'ਤੇ ਪ੍ਰਫ਼ੋਸਰ ਸਾਹਨੀ ਦਾ ਪਹਿਲਾ ਸ਼ੋਧ-ਪੱਤਰ ਜਾਇਗੋਪਟੇਰੀ- 
ਡਿਅਨ ਪੱਤਿਆਂ ਦਏ ਸ਼ਾਖ-ਪ੍ਰਬੋਧ 'ਤੇ ਗੰਭੀਰ ਆਲੌਚਨਾਤਮਕ ਰੂਪ ਵਿਚ ਸੀ -- 
1918 । ਇਸ ਪਰਿਵਾਰ ਦੀ ਵਿਲੱਖਣ ਗੱਲ ਇਹ ਹੈ ਕਿ ਇਹਦੀ ਸੰਯੁਕਤ ਪੱਤੀ 
ਦੀ ਸ਼ਾਖ ਬਣਤਰ ਅਨੂਠੀ ਹੁੰਦੀ ਹੈ । ਜ਼ਿਆਦਾ ਪਰਿਵਾਰਾਂ ਵਿਚ ਮੁੱਢਲੇ ਪਿੱਛ 
(ਪਿਨਾਈ) ਚਾਰ ਕਤਾਰਾਂ ਵਿਚ ਹੁੰਦੇ ਹਨ, ਦੋ ਦੋ ਦੋਵੇ" ਪਾਸੇ ਇਸ ਤਰ੍ਹਾਂ ਬਣੇ ਹੁੰਦੇ 
ਹਨ ਕਿ ਮਾੜ੍ਰੀ ਧੁਰੀ ਤੇ ਸਮਕੌਣ ਬਣਨ । ਪਰ ਇਸ ਵਿਸ਼ੇਸ਼ ਤਰ੍ਹਾਂ ਦੇ ਪੱਤਿਆਂ ਵਿਚ 
ਤਣੋਂ ਅਤੇ ਪੱਤੇ ਦੇਵਾਂ ਦ” ਸਾਂਝਾ ਮਿਸ਼ਰਣ ਹੈਦਾ ਹੈ । 

ਭਾਵੇ" ਬਨਸਪਤੀ ਵਿਗਿਆਨ ਦੋ ਨਵੇ ਵਿਦਿਆਰਥੀ ਇਸ ਗੱਲ ਨੂੰ ਨਿਗੌਲੀ 
ਹੀ ਸਮਝਣ ਪਰ ਅਸਲੀਅਤ ਇਹ ਹੈ ਕਿ ਡਾਕਟਰ ਸਾਹਨੀ ਨੇ ਕਲੰਪਸੀਡਰਾਪਸਿਸ 
ਦੀ ਪ੍ਰਕਿਰਤੀ ਅਤੇ ਸਾਂਝਾਂ ਨਾਲ ਜੁੜੇ ਭਰਮ ਨੂੰ ਦੂਰ ਕਰਨ ਵਿਚ ਬਹੁਤ ਵੱਡਾ ਕੌਮ 
ਕੀਤਾ । ਇਹ ਕੌਮ ਅਤਿਅੰਤ ਮਹੱਤਵ ਵਾਲ਼ਾ ਸੀ ਕਿਉਕਿ ਕੋਨੋਪਟੇਡਿਨਿਆ ਦੀ 
ਬਹਿਸ ਵਿਚ ਵੰਸ਼ ਦੀ ਭੂਮਿਕਾ ਮਹੱਤਵਪੂਰਨ ਸੀ । ਕੌਨੋਪਟੇਡੀਨਿਆ ਨੂੰ ਪਰਿਵਾਰ 


ਵਿਗਿਆਨਕ ਪ੍ਰਾਪਤੀਆਂ 32 


ਦਾ ਪਰਰੂਪ (ਟਾਈਪ) ਮੰਨਿਆ ਜਾਂਦਾ ਹੈ ਅਤੇ ਇਸ ਦੀ ਵਿਆਖਿਆ ਨੇ ਇਸ ਸਮੂਰ 
ਦੇ ਇਕ ਵੱਡੇ ਹਿੱਸੇ ਦੇ ਵਰਗੀਕਰਣ ਦੇ ਆਧਾਰ ਨੂੰ ਹੀ ਪ੍ਰਭਾਵਿਤ ਕਰ ਦਿੱਤਾ । 

1929 ਵਿਚ ਆਪਣੇ ਯੂਰਪ ਦੇ ਦੌਰੇ ਵਿਚ ਸਾਹਨੀ ਨੇ ਜਾਇਗੋਪਟੇਰਿਸ ਪ੍ਰੀਮਾਰਾ 
(ਕੋਟਾ) ਨਾਮਕ ਇਕ ਅਗਿਆਤ ਜਾਤੀ ਤੇ ਖੋਜ ਕਰਨ ਲਈ ਸਮੱਗਰੀ ਇਕੱਠੀ ਕੀਤੀ 
ਸੀ । ਜਾਇਗੌਂਪਟੋਰਿਸ ਪ੍ਰੀਮਾਰਾ ਪਰਿਵਾਰ ਵਿਚ ਕਈ ਜਾਤੀਆਂ ਹਨ । ਅਤੇ ਇਕ 
ਨੂੰ ਛੱਡ ਕੇ ਬਾਅਦ ਵਿਚ ਸਭਨਾਂ ਨੂੰ ਹੋਰ ਪਰਿਵਾਰਾਂ ਵਿਚ ਵੰਡ ਦਿੱਤਾ ਗਿਆ । 
ਜਾਇਗੌਂਪਟੇਰਿਸ ਪ੍ਰੀਮਾਰਾ ਜਾਤੀ ਨੂੰ ਜਰਮਨ ਚੇਂਮਨਿਟਜ਼ ਦੇ ਅਜਇਬ ਘਰਾਂ ਵਿਚ 
ਸੁਰੱਖਿਅਤ ਸਿਲਕਮਈ ਨਮੂਨੇ ਦੇ ਪ੍ਰਣਾਂਗ-ਡੌਡਲਾਂ ਦੀ ਸੋਰਚਨਾ 'ਤੇ ਆਧਾਰਿਤ 
ਕੀਤਾ ਗਿਆ ਹੈ । ਉਸ ਵੇਲੋਂ ਆਮ ਧਾਰਨਾ ਇਹ ਸੀ ਕਿ ਇਸ ਪਰਿਵਾਰ ਦਾ ਕੇਵਲ 
ਉਹੀ ਇਕ ਨਮੂਨਾ ਹੈ । ਅਸਲ ਵਿਚ ਇਸ ਦੇ ਕੱਟੇ ਹੋਏ ਹਿੱਸੇ ਦੁਨੀਆਂ ਦੇ ਵੱਖ 
ਵੱਖ ਅਜਾਇਬ ਘਰਾਂ ਵਿਚ ਪਏ ਹਨ । ਡਾ. ਸਾਹਨੀ ਅਨੇਕ ਦੇਸ਼ਾਂ ਵਿਚ ਗਏ ਅਤੇ 
ਇਸ ਜਿਲਪੱਥਰੀ ਡੋਡਲ ਦੇ ਹਿੱਸਿਆਂ ਦ। ਇੰਗਲੰ'ਡ, ਫਰਾਂਸ ਅਤੇ ਜਰਮਨੀ ਆਦਿ 
ਦੇ ਅੱਧੀ ਦਰਜਨ ਅਜਾਇਬ ਘਰਾਂ ਵਿਚ ਅਧਿਅਨ ਕੀਤਾ ਅਤੇ ਨਤੀਜਾ ਕੱਢਿਆ 
ਕਿ ਇਹ ਇਕ ਹੀ ਚੀਜ਼ ਦੇ ਹਿੱਸੇ ਹਨ । ਬਰਲਨ ਵਿਚ ਉਹਨਾਂ ਨੇ ਇਕ ਹੋਰ ਨਮੂਨਾ 
ਵੇਖਿਆ ਜਿਸ ਵਿਚ ਇਕ ਪੌਟੋਸਟੌਲ ਸੁਰੱਖਿਅਤ ਸੀ । 'ਡਾ. ਸਾਹਨ) ਨੇ ਇਸ ਪੌਦੇ 
ਦਾ ਨਵਨਿਰਮਾਣ ਕੀਤਾ ਅਤੇ ਇਸ ਨੂੰ ਅਜਿਹੇ ਰੁੱਖ ਦਾ ਪ੍ਰਣਾਂਗ (ਫਰਨ) ਜਾਣਿਆ; 
ਜਿਸ ਦੀ ਧੁਰੀ ਬੜੀ ਪਤਲੀ ਸੀ ਅਤੇ ਪੱਤਿਆਂ ਦੇ ਡੌਡਲਾ ਅਤੇ ਜੜ੍ਹਾਂ ਦੇ ਵਿਸ਼ਾਲ 
ਸਮੂਹ ਦਾ ਸਹਾਰਾ ਲਿਆ ਹੋਇਆ ਸੀ । ਤਣੇ, ਪੱਤਿਆਂ ਦੇ ਰੇਸ਼ਿਆਂ ਅਤੇ ਜੜ੍ਹਾਂ 
ਦ)) ਸਰੀਰਕ ਬਨਾਵਟ ਦੇ ਅਧਿਅਨ ਤੋ` ਪਤਾ ਲੱਗਾ ਕਿ ਇਹ ਪਹਿਲਾਂ ਦੱਸੇ 
ਬੋਟਿਸਿਉਕਸਿਲਾਨ ਦੀ ਠਿਸਮ ਦਾ ਸੀ ਜਦ ਕਿ ਪੱਤਿਆਂ ਦੀ ਡੰਡੀ ਦਾ ਸਰੀਰ 
ਈਟਾਪੰਟੇਰਸ ਨਾਮੀ ਤਣੇ ਦੀ ਸੋਰਚਨਾ ਦੇ ਲੱਛਣਾਂ ਵਾਲਾ ਸੀ । ਅਰਥਾਤ ਇਕ 
ਹੀ ਨਮੂਨੇ ਵਿਚ ਤਿੰਨ ਵੈਸ਼ਾਂ ਦੇ ਲੱਛਣ ਇਕੋ ਵੇਲੇ ਮਿਲਦੇ ਸਨ । ਇਸੇ ਤਰ੍ਹਾਂ 
ਗਰੋਮੋਪਟੇਰਿਸ ਬਾਲਡੋਂਟੀ (1932 ਜੀ) ਉੱਤੇ ਆਪਣੇ ਖੋਜ ਕਾਰਜ ਵਿਚ ਸਾਹਨੀ 
ਨੋ 1915 ਵਿਚ ਲੱਭੇ ਵੈਮਨਿਟਜ਼ ਦੇ ਲੋਅਰ ਪ੍ਰੀਮੀਅਮ ਦੇ ਸਿਲ-ਪੱਥਰੀ ਤਣੇ ਦੇ 
ਖਿੱਲਰੋ ਹੋਏ ਟੁੱਕੜਿਆਂ ਦਾ ਅਧਿਅਨ ਅਤੇ ਤੁਲਨਾ ਕੀਤੀ । ਇਸ ਤਣੇ ਦੀ ਸੋਰਚਨਾ 
ਦੀ ਵਿਆਖਿਆ ਦੇ ਕੇ ਅਤੇ ਨਿਕਟਤਾਵਾਂ ਦਾ ਵਿਸ਼ਲੋਸ਼ਣ ਕਰਕੇ ਉਹਨਾਂ ਮੰਨਣਯੋਗ 
ਪ੍ਰਮਾਣ ਦਿੱਤਾ ਕਿ ਗਰਾਮੌਪਟੇਰਿਸ ਨੂੰ ਬੋਇਓਪਟੇਰੀਡੇਸੀ ਤੋ` ਹਟਾ ਕੇ ਜਾਇਗੋਪਟੇਰੀ- 
ਡੇਸੀ ਵਿਚ ਰੱਖਣਾਂ ਚਾਹੀਦਾ ਹੈ । 

ਪ੍ਰੋਫ਼ੈਸਰ ਸਾਹਨੀ ਆਪਣੇ ਅਧਿਅਨ ਵਿਚ ਹਮੇਸ਼ਾ ਨਿਸ਼ਚਿਤ ਰਾਹ ਅਪਨਾਉ'ਦੇ 
ਸਨ ਜਿਸ ਨਾਲ ਉਂਹਨਾਂ ਨੂੰ ਸਮੱਗਰੀ ਦੀ ਖੋਜ ਲਈ ਵੱਖ ਵੱਖ ਦੇਸ਼ਾਂ ਦੇ ਸੋਗ੍ਰਹਿ ਘਰਾਂ 
`ਚ ਜਾਣਾ ਪੈਂਦਾ ਸੀ ਅਤੇ ਉਸ ਦੇ ਇਤਿਹਾਸ ਦਾ ਪਤਾ ਕਰਨਾ ਪੈਦਾ ਸੀ । ਪ੍ਰਾਚੀਨ 


0 ਬੀਰਬਲ ਸਾਹਨੀ 


ਨਮੂਨਿਆਂ ਦੀ ਖੌਜ ਅਤੇ ਅਧਿਅਨ ਦੇ ਸਿੱਟੇ ਵਜੋ ਵੱਖ ਵੱਖ ਨਮੂਨਿਆਂ ਨੂੰ ਇਕ 
ਹੀ ਵੈਸ਼ ਅਤੇ ਜਾਤੀ ਵਿਚ ਰੱਖਣਾ ਇਸ ਤਰ੍ਹਾਂ ਸੈਭਵ ਹੁੰਦਾ ਜਿਸ ਤਰ੍ਹਾਂ ਬੇਤਰਤੀਬੀ 
ਪਹੇਲੀ ਦੇ ਟੁੱਕੜਿਆਂ ਨੂੰ ਜੋੜਨਾ ਹੋਏ । 


2. ਗੋੱਡਵਾਨਾ ਮਹਾਂਖੰਡ 


ਭਾਰਤੀ ਪ੍ਰਾਇਦੀਪ ਜਿੱਥੇ ਬਹੁਗਿਣਤੀ ਵਿਚ ਜਾਣੋ ਜਾਂਦੇ ਜੀਵਾਸ਼ਮ ਖਜੇ ਗਏ 
ਹਨ, ਦੁਨੀਆਂ ਦੇ ਸਭ ਤੋ" ਪੁਰਾਣੇ ਭੂ-ਤਲਾਂ 'ਚੋਂ ਗਿਣਿਆ ਜਾਂਦ' ਹੈ । ਮੱਧਜੀਵੀ 
ਮਹਾਕਲਪ (ਮੀਸੋਜੋਇਕ ਈਰਾ) ਇਹ ਇਕ ਅਜਿਹੇ ਵਿਸ਼ਾਲ ਮਹਾਂਦੀਪ ਦਾ ਹਿੱਸਾ 
ਸੀ ਜੋ ਦੱਖਣੀ ਅਮਰੀਕਾ ਤੋ" ਦੱਖਣੀ ਅਫਰੀਕਾ ਹੁਦਾ ਹੋਇਆ ਆਸਟ੍ਰੇਲੀਆ ਤਕ 
ਢੈਲਿਆ ਹੋਇਆ ਸੀ । ਇਸ ਦਾ ਅਰਥ ਇਹ ਹੋਇਆ ਕਿ ਇਸ ਮਹਾਂਦੀਪ ਨੇ 
ਅੱਜ ਕੱਲ੍ਹ ਦੇ ਦੱਖਣੀ ਅਟਲਾਂਟਿਕ ਅਤੇ ਹਿੰਦ ਮਹਾਂ ਸਾਗਰ ਦੇ ਵਿਸ਼ਾਲ ਖੇਤਰ ਨੂੰ 
ਢੱਕਿਆ ਹੋਇਆ ਸੀ । ਇਸ ਕਾਲਪਨਿਕ ਦੱਖਣੀ ਮਹਾਂ ਦੀਪ ਨੂੰ ਭੂਵਿਗਿਆਨੀ 
ਗੋਡਵਾਨਾ ਮਹਾਂ ਖੰਡ ਕਹਿੰਦੇ ਹਨ । ਇਹ ਮਹਾਂ ਦੀਪ ਉੱਤਰ ਵਲ ਵਿਸ਼ਾਲ ਮਹਾਂ 
ਸਾਗਰ ਨਾਲ ਘਿਰਿਆ ਹੋਇਆ ਸੀ ਜੋ ਇਹਨੂੰ ਵਰਤਮਾਨ ਉੱਤਰੀ ਅਮਰੀਕਾ ਅਤੇ 
ਯੂਰੇਸ਼ੀਆ ਨੂੰ ਜੋੜਨ ਵਾਲੇ ਵਿਸ਼ਾਲ ਉੱਤਰੀ ਭੂਖੰਡ ਤੋ ਵੱਖਰਾ ਕਰਦਾ ਸੀ । ਤੀਜੇ 
ਮਹਾਂਕਲਪ (ਟੈਰਟੀਅਰੀ ਈਰਾ) ਵਿਚ ਧਰਤੀ ਦੀਆਂ ਹਲਚਲਾਂ ਦੀ ਵਿਕਰਾਲ 
ਉਥੱਲ-ਪੁਥੱਲ ਨੇ ਇਸ ਭੂ-ਖੰਡ ਨੂੰ ਹਿਲਾ ਦਿੱਤਾ ਜਿਸ ਦੇ ਸਿੱਟੇ ਵਜੋ ਗੋੱਡਵਾਨਾ 
ਮਹਾਂ ਖੰਡ ਟੁੱਟ ਗਿਆ । ਇਸ ਦਾ ਜ਼ਿਆਦਾਤਰ ਹਿੱਸਾ ਸਮੁੰਦਰ ਵਿਚ ਸਮਾ ਗਿਆ 
ਅਤੇ ਵਿਗੌਲਿਤਰੇ ਪ੍ਰਾਇਦੀਪ ਰਹਿ ਗਏ ਜਿਹਨਾਂ ਵਿਚ ਅਜੋਕੇ ਸਮਿਆਂ ਦੇ ਦੱਖਣੀ 
ਅਮਰੀਕਾ, ਅਫਰੀਕਾ, ਭਾਰਤ ਅਤੇ ਮਲਾਇਆ ਦੇ ਪ੍ਰਾਇਦੀਪ ਅਤੇ ਆਸਟ੍ਲੀਆ 
ਮਹਾਂਦੀਪ ਸਮੇਤ ਆਸਟ੍ਰੇਲੀਆ ਦੀਪ ਸਮੂਹ ਆਉਦੇ ਹਨ । 

ਜਦੋ" ਕਾਰਬਨੀ ਕਲਪ (ਕਾਰਬਨੀ ਫਰਮ ਏਜ) ਖ਼ਤਮ ਹੋਣ ਵਾਲ਼ਾ ਸੀ ਤਾਂ 
ਦੱਖਣੀ ਗੋਲਾਰਸ ਤੇ ਬਰਫਬਾਰੀ ਨੇ ਪੁਰਾਣੀ ਬਨਸਪਤੀ ਦਾ ਨਾਸ ਕਰ ਦਿੱਤਾ । ਇਸ 
ਬਰਫਬਾਰੀ ਤੋਂ` ਪ੍ਰਭਾਵਿਤ ਖੋਤਰ ਜ਼ਰੂਰ ਬਹੁਤ ਵਿਸਤ੍ਰਿਤ ਹੋਏਗਾ । ਇਸ ਦੀ ਕਲਪਨਾ 
ਇਸ ਗੱਲ ਤੋ" ਕੀਤੀ ਜਾ ਸਕਦੀ ਹੈ ਕਿ ਯੂਰਪ ਦੇ ਉਪਰੀ ਕਾਰਬਨੀ ਦੇ ਮੁਤਾਬਿਕ 
ਸਤਰਿਕ ਮਾਪ (ਸਟਰੈਟੀਗਰਾਵੀਕਲ ਮੈਪ) ਦੇ ਸਤਰ 'ਤੇ ਆਸਟ੍ਰੇਲੀਆ, ਭਾਰਤ, 
ਮਲਾਇਆ, ਦੱਖਣੀ ਅਫ਼ਰੀਕਾ, ਇਥੋ” ਤਕ ਕਿ ਦੱਖਣੀ ਅਮਰੀਕਾ ਤਕ ਦੂਰ ਦੁਰਾਡੇ 
ਦੇਸ਼ਾਂ ਵਿਚ ਕਮਾਲ ਦੇ ਇਕੋ ਜਿਹੇ ਲੱਛਣਾਂ ਵਾਲਾ ਬਰਫੀਲਾ ਭੰਡਾਰ ਮਿਲਦਾ ਹੈ । 
ਜੀਵਾਸ਼ਮਾ ਤੋਂ" ਪ੍ਰਾਪਤ ਸਭ ਪ੍ਰਮਾਣਾਂ ਤੋ ਅਨੁਰੂਪ ਸੀਤ ਜਲਵਾਯੂ ਦਾ ਸੈਕੇਤ ਮਿਲਦਾ 
ਹੈ ਅਤੇ ਅਜਿਹਾ ਅੰਦਾਜ਼ਾ ਲਾਇਆ ਜਾਂਦਾ ਹੈ ਕਿ ਪਿਛਲੇ ਪੜਾਵਾਂ ਵਿਚ ਜਲਵਾਯੂ 


'ਵਿਗਿਆਨਕ ਪ੍ਰਾਪਤੀਆਂ 41 


ਇੰਨਾ ਗਰਮ ਹੋਂ ਗਿਆ ਹੋਏਗਾ ਜੁ ਭਰਪੂਰ ਬਨਸਪਤੀ ਉੱਗ ਆਈ ਹੋਏਗੀ ਜਿਸ 
ਨਾਲ ਕੌਲ ਦੀਆ ਮੋਟੀਆਂ ਪਰਤਾਂ ਬਣ ਗਈਆਂ । ਇਸ ਗੱਲ ਦੇ ਕਾਫੀ 
ਭੂਵਿਗਿਆਨਕ ਪ੍ਰਮਾਣ ਹਨ ਕਿ ਪ੍ਰਿਥਵੀ ਦੇ ਇਤਿਹਾਸ ਦੇ ਇਸ ਕਾਲ ਵਿਚ 
ਟੇਤਿਥ ਨਾਮੀ ਇਕ ਵਿਸ਼ਾਲ ਭੂਮੱਧ ਸਾਗਰ ਉੱਤਰੀ ਅਤੇ ਦੱਖਣੀ ਮਹਾਂ ਦੀਪਾਂ ਨੂੰ 


ਅਲੱਗ ਕਰਦਾ ਸੀ । ਭਾਰਤ ਇਸ ਦੱਖਣੀ ਮਹਾਂਦੀਪ ਦਾ ਅਨਿੱਖੜਵਾਂ ਅੰਗ ਸੀ । 
ਜਿਸ ਦਾ ਉੱਤਰੀ ਸਮੁੰਦਰੀ ਕਿਨਾਰਾ ਕਰੀਬ ਕਰੀਬ ਵਰਤਮਾਨ ਹਿਮਾਲਾ ਪ੍ਰਬਤ ਦੀ 
ਸਥੂਲ ਰੇਖਾ ਦੇ ਨਾਲ ਨਾਲ ਜਾਂਦਾ ਸੀ । ਉਪਲਬਧ ਭੂਵਿਗਿਆਨਕ ਸਮੱਗਰੀ ਅਤੇ 
ਪੁਰਾਬਨਸਪਤੀ ਤੱਥਾਂ ਤੋਂ ਅਜਿਹਾ ਵਿਸ਼ਵਾਸ ਕੀਤਾ ਜਾ ਸਕਦਾ ਹੈਂ ਕਿ ਭਾਰਤ 
ਉਪਰੀ ਕਾਰਬਨੀ ਕਲਪ ਵਿਚ ਜਾਂ ਘੱਟੋ ਘੱਟ ਹੇਠਲੇ ਪਰਮਿਅਨ ਤੌ" ਪਹਿਲਾਂ ਬਰਫ਼ 
ਨਾਲ ਢੱਕਿਆ ਹੋਇਆ ਸੀ । ਇਥੋ' ਤਕ ਕਿ ਪ੍ਰੋ. ਏ. ਸੀ. ਸੇਵਾਰਡ ਨੇ ਵੀ ਜਿਹੜੇ 
ਜਲਵਾਯੂ ਮਾਨ ਵਿਚ ਜੀਵਾਸ਼ਮੀ ਪੌਦਿਆਂ ਦੇ ਪ੍ਰਮਾਣ ਦੇ ਸੈਬੈਧ ਵਿਚ ਅਤਿਅੰਤ 
ਸਾਵਧਾਨ ਸਨ, ਸਹਿਮਤੀ ਪ੍ਰਗਟ ਕੀਤੀ ਕਿ ''ਗੇੱਡਵਾਨਾ ਖੰਡ ਦੀ ਜਲਵਾਯੂ 
ਪਰਮਿਅਨ ਕਾਲ ਵਿਚ ਮੁਕਾਬਲਤਨ ਠੰਡੀ ਸੀ ਅਤੇ ਉੱਤਰੀ ਮਹਾਂ ਦੀਪਾਂ ਦੇ ਮੁਕਾਬਲੇ 
ਬਹੁਤ ਘੱਟ ਸੁਖਦਾਈ ਸੀ ।'' 

ਜੀਵਸ਼ਮੀ ਪੌਦਿਆਂ, ਵਿਸ਼ਸ਼ਕਰ ਗੋਡਵਾਨ 'ਚੋ ਮਿਲਣ ਵਾਲੇ ਜੀਵਾਸ਼ਮਾਂ ਵਿਚ 
ਪ੍ਰੋਫੈਸਰ ਸਾਹਨੀ ਦੀ ਰੁਚੀ ਉਹਨਾਂ ਦੇ ਕੈ'ਬਰਿਜ ਦੇ ਵਿਦਿਆਰਥੀ ਜੀਵਨ ਤੌ" ਹੀ 
ਜਾਗ੍ਰਿਤ ਹੋ ਗਈ ਸੀ । ਉਹਨਾਂ ਨੇ ਅਤੇ ਪ੍ਰੰ. ਸੇਵਾਰਡ ਨੇ ਭਾਰਤੀ ਭੂਵਿਗਿਆਨਕ 
ਸਰਵੇਖਣ ਵਲੋ“ ਕੈ'ਬਰਿਜ ਭੇਜੇ ਗਏ ਜੀਵਾਸ਼ਮ ਪੌਦਿਆਂ ਦਾ ਅਧਿਅਨ ਕੀਤਾ ਅਤੇ 
ਉਹਨਾਂ ਦੀ ਖੋਜ ਸਾਝੇ ਤੌਰ 'ਤੇ ਭਾਰਤੀ ਗੋ`ਡਵਾਨਾ ਪੌਦੇ, ਇਕ ਸੋਸ਼ੋਧਨ 1920 ਬੀ'' 
ਸਿਰਲੇਖ ਹੇਠ ਛਪੀ । ਇਹ ਸੇਸ਼ੋਧਨ ਕੁਝ ਤਾਂ ਅਕਾਰਕੀ ਅਤੇ ਸਰੀਰ ਸੰਬਧੀ ਮਾਮਲਿਆਂ 
ਦੀ ਨਵੀ ਜਾਣਕਾਰੀ ਅਤੇ ਕੁਝ ਹੇਠਲੇ ਅਤੇ ਉਪਰੀ ਗੋਡਵਾਨਾ ਦੀਆਂ ਠਿੱਲ 
ਜੈਰਚਨਾਵਾਂ ਦੇ ਅਧਿਅਨ 'ਤੇ ਆਧਾਰਿਤ ਸੀ । ਹੇਠਲੇ ਗੋੱਡਵਾਨਾ ਦੇ ਪੁਰਾਜੀਵੀ 
ਰੁੱਖ-ਪੌੰਦਿਆ ਦੇ ਅਧਿਅਨ ਤੋ" ਉੱਤਰੀ ਅਤੇ ਦੱਖਣੀ ਰੁੱਖ-ਪੰਦਿਆਂ ਵਿਚ ਸਾਦ੍ਰਿਸ਼ਤਾ 
ਸਥਾਪਿਤ ਕੀਤੀ ਗਈ । ਅਤੇ ਇਕ ਐਸੀ ਜਾਤੀ ਦੀ ਖੋਜ ਤੋ` ਜੋ ਟੌਰੇਆ ਵਾਂਗ 
ਸੈਕੂ ਰੁੱਖ ਕਰਕੇ ਪਹਿਚਾਣੀ ਗਈ, ਅਤੇ ਜਿਸ ਦਾ ਵੰਸ਼ਗਤ ਨਾਮ ਟੋਰੇਆਈਟਸ 
ਰੱਖਿਆ ਗਿਆ, ਉਸ ਤੋ ਇਹ ਪਤਾ ਲੱਗਾ ਕਿ ਟੈਕਸੇਲੀਨਜਾ ਮਹੱਤਵਪੂਰਣ ਉੱਤਰੀ 
ਸਮੂਹ ਜੂਰੋਸਿਪ ਕਾਲ ਵਿਚ ਗੋਡਵਾਨਾ ਖੰਡ ਤਕ ਵਿਸਥਾਰ ਹੋਇਆ ਸੀ । 

ਆਪਣੇ ਦੂਸਰੇ ਮਹੱਤਵਪੂਰਣ ਪ੍ਰਕਾਸ਼ਨ ''ਭਾਰਤੀ ਜੀਵਾਸ਼ਮ ਧੰਦਿਆਂ ਦਾ 
ਸੈਸ਼ੋਧਨ'' ਲਈ ਉਹਨਾਂ ਨੇ ਕੌਨੀਫੇਰੀਲੀਜ਼ ਨੂੰ ਆਪਣਾ ਵਿਸ਼ਾ ਬਣਾਇਆ । ਇਹ 
ਦੇ ਭਾਗਾਂ ਵਿਚ ਪ੍ਰਕਾਸ਼ਤ ਹੋਇਆ : ਪਹਿਲੇ ਦਾ ਮਜ਼ਮੂਨ ਸੀ ਪਰਮਟਾਸ਼ਕ ਅਤੇ 
#ਦਿਰਸ਼ਮ (ਇਨਕਰੱਸ਼ਟੇਸ਼ਨਜ਼ ਐੱਡ ਇੰਪਰੈਸ਼ਨਜ਼) (1928 ਸੀ) ਅਤੇ ਦੂਸਰਾ 


42 ਬੀਰਬਲ ਸਾਹਨੀ 


ਅਸ਼ਮੀਭੂਤਾਸ਼ਮ (ਪੈਟਰੀਫੈਕਸ਼ਨਜ਼) (1931 ਸੀ) ਨਾਲ ਸੰਬੰਧਤ ਸੀ । ਬਹੁਤੇ ਜੀਵਾਸ਼ਮ 
ਗੋ'ਡਵਾਨਾ ਚੱਟਾਨਾਂ 'ਚੋ` ਲਏ ਗਏ ਸਨ ਅਤੇ ਕੁਝ ਦੱਖਣ ਦੇ ਦੱਖਣ ਦੀਆਂ 
ਇੰਟਰਾਟੌਪੀਯ ਤਹਿਆਂ 'ਚੋ' । ਹੁਣ ਇਹਨਾਂ ਨੂੰ ਆਮ ਕਰਕੇ ਆਦਿ ਨੂਤਨ ਯੁੱਗ 
(ਇਊਸੀਨ ਔਮਾਕ) ਵਿਚ ਰੱਖਿਆ ਜਾਂਦਾ ਹੈ । ਜੀਵਾਸ਼ਮ ਪੰਦਿਆਂ ਦੇ ਸੋਸ਼ੋਧਨ 
ਅਤੇ ਪੁਨਰ-ਨਰੀਖਣ ਵਿਚ ਇਹਨਾਂ ਦਾ ਵਰਣਨ, ਸਚਿਤਰਣ, ਥਿੱਲਰੀ-ਪੱਲਰੀ 
ਸਮੱਗਰੀ ਨੂੰ ਹਾਸਿਲ ਕਰਨਾ ਅਤੇ ਉੱਸ ਨੂੰ ਉਚਿਤ ਤਰੀਕੇ ਨਾਲ ਤਰਤੀਬ ਵਿਚ 
ਰੱਖਣਾ ਅਤੇ ਉਹਨਾਂ ਦੀ ਸਤਰੀ ਅਤੇ ਭੂਗੋਲਿਕ ਵੰਡ ਦਾ ਸਾਰੈਸ਼ ਸ਼ਾਮਿਲ ਸੀ । 
ਪ੍ਰੌਫ਼ੈਸਰ ਸਾਹਨੀ ਦੇ ''ਜੀਵਾਸ਼ਮ ਪੇੜ-ਪੱਦਿਆਂ ਦਾ ਸੌਸ਼ੋਧਨ'' ਦਾ ਰੌਚਿਕ ਨਿਸ਼ਕਰਸ਼ 
ਇਹ ਸੀ ਕਿ ਇਸ ਵਿਚ ਯੂਰਪ ਦੇ ਸ਼ੋਕੂ ਬਿਰਖਾਂ ਅਤੇ ਭਾਰਤ ਦੇ ਸ਼ੈਕੂ ਬਿਰਖਾਂ ਦਾ 
ਅੰਤਰ ਦੱਸਿਆ ਗਿਆ ਸੀ ਅਤੇ ਦੱਖਣ ਅਤੇ ਉੱਤਰ ਭਾਰਤ ਦੇ ਜੀਵਾਸ਼ਮ ਪੰਦਿਆਂ 
ਦਾ ਅੰਤਰ ਵੀ ਸੀ । ਉਦਾਹਰਣ ਵਜੌ` ਭਾਰਤੀ ਪਰਾਇਦੀਪ `ਚੋਂ” ਪ੍ਰਾਪਤ ਸਮੱਗਰੀ 


ਵਿਚ ਵਿਸ਼ੇਸ਼ ਉੱਤਰ ਭਾਰਤੀ ਕੁਲਾਂ ਪਾਇਨੇਸੀਆਈ ਅਤੇ ਪ੍ਰੋਸੱਸਆਈ ਦਾ ਇਕ 
ਵੀ ਉਦਾਹਰਣ ਨਹੀ” ਸੀ ਅਤੇ ਨਾ ਹੀ ਟੈਕਸੋਰੇਏਸਆਈ ਕੁੱਲ ਦਾ । 


ਪ੍ਰੋਫੈਸਰ ਸਾਹਨੀ ਨੇ ਗੋਡਵਾਨਾ ਮਹਾਂ ਦੀਪ ਦੇ ਵੱਖ ਵੱਖ ਭਾਗਾਂ ਦੇ ਜੀਵਾਸ਼ਮੀਂ 
ਪੇੜ-ਪੌਦਿਆਂ ਦਾ ਤੁਲਨਾਤਮਕ ਅਧਿਅਨ ਕੀਤਾ ਅਤੇ ਇਸ ਖੋਜ `ਚੋਂ” ਪ੍ਰਾਪਤ ਵੱਖ 
ਵੱਖ ਜੀਵਾਸ਼ਮ ਪੰਦਿਆਂ ਨੂੰ ਸੂਚੀਬੱਧ ਕੀਤਾ । ਇਸ ਕ ਕਾਰਜ ਦਾ ਉਦੇਸ਼ ਇਹ ਪਤਾ 
ਕਰਨਾ ਸੀ ਕਿ ਪੁਰਾਬਨਸਪਤੀ ਵਿਗਿਆਨਕ ਪ੍ਰਮਾਣਾਂ ਤੋ" ਵੈਗਨਰ ਦੀ ਮਹਾਂਦੀਪੀ 
ਵਿਸਥਾਪਨ ਦੀ ਪਰਿਕਲਪਨਾ ਦੀ ਕਿੱਥੋ ਤਕ ਪੁਸ਼ਟੀ ਹੁੰਦੀ ਹੈ । 


3. ਮਹਾਂਦੀਪੀ ਵਿਸਥਾਪਨ ਦਾ ਸਿੱਧਾਂਤ 


ਜਿਹਨਾਂ ਵਿਗਿਆਨਕਾਂ ਦੇ ਮਨ ਵਿਚ ਇਹ ਧਾਰਨਾ ਪੈਂਦਾ ਹੋਈ ਕਿ ਪ੍ਰਿਥਵੀ ਦੇ 
ਵਖ ਵੱਖ ਮਹਾਂਦੀਪ ਪੈ'ਗੀ ਨਾਮੀ ਇਕ ਸਾਂਝੇ ਭੂਖੰਡ ਨਾਲੋ" ਟੁੱਟ ਕੇ ਬਣੇ ਹਨ, ਉਹਨਾਂ 
ਵਿਚ ਇਕ ਫੈਗਨਰ ਵੀ ਸੀ । ਇਸ ਧਾਰਨਾ ਦਾ ਉਘੜਵਾਂ ਪ੍ਰਮਾਣ ਦੱਖਣੀ ਅਮਰੀਕਾ 
ਦੀ ਪੂਰਬੀ ਤਟ ਰੇਖਾ ਅਤੇ ਅਫਰੀਕਾ ਦੀ ਪੱਛਮੀ ਤਟ ਰੇਖਾ ਦੀ) ਸਮਾਨਤਾ ਸੀ । 
ਇਸ ਵਿਸ਼ਾਲ ਸਾਗਰ ਰਾਹੀ” ਵੱਖਰੇ ਹੋਏ ਇਹਨਾਂ ਦੋਹਾਂ ਦੇਸ਼ਾਂ ਵਿਚ ਕੁਝ ਐਸੇ ਜੋਤੂ 
ਅਤੇ ਪੌਦੇ ਹਨ ਜੋ ਇਕੋਂ ਜਿਹੇ ਹਨ ਅਤੇ ਇਸ ਸਮਾਨਤਾ ਦਾ ਕਾਰਨ ਇਹ ਪ੍ਰਤੀਤ 
ਹੁੰਦਾ ਹੈ ਕਿ ਉਹ ਇਕੋ ਹੀ ਸਮੇ” ਇਕੋ ਹੀ ਭੂਖੰਡ ਵਿਚ ਨਾਲ ਨਾਲ ਪੈਦਾ ਹੋਏ ਤੇ 
ਵਧੇ । ਇਹ ਭੂਖੰਡ ਬਾਅਦ ਵਿਚ ਟੁੱਟ ਕੇ ਟੁੱਕੜਿਆਂ ਵਿਚ ਵੈਡਿਆ ਗਿਆ । ਉੱਤਰ 
ਪੁਰਾ ਜੀਵੀ ਮਹਾਂਕਾਲ (ਲੋਟ ਪੇਲਿਓਜ਼ੇਓਕ ਈਗ) ਦੇ ਜੀਵਾਸ਼ਮ ਪੌਦਿਆਂ ਦੀ ਵੱਡ 


ਵਿਗਿਆਨਕ ਪ੍ਰਾਪਤੀਆਂ 43- 


ਤੋ` ਇਹਨਾਂ ਮਹਾਂਦੀਪਾਂ ਦੇ ਕਿਸੇ ਸਮੋ' ਆਪਸ ਵਿਚ ਜੁੜੇ ਹੋਣ ਦੇ ਸਿੱਧਾਂਤ ਦੀ ਪੁਸ਼ਟੀ 
ਹੁੰਦੀ ਹੈ । 

1935 ਵਿਚ ਪ੍ਰੋਫ਼ੈਸਰ ਸਾਹਨੀ ਨੇ ਲਿਖਿਆ ਕਿ ਉਹ ਇਸ ਸਿੱਧਾਂਤ ਨਾਲ ਸਹਿਮਤ 
ਸਨ ਕਿ ਕਿਸੇ ਸਮੇ ਵਿਸਤ੍ਰਿਤ ਮਹਾਂਸਾਗਰਾਂ ਰਾਹੀ ਇਕ ਦੂਸਰੇ ਤੋ ਅਲੱਗ ਕੀਤੇ 
ਗਏ ਮਹਾਂਦੀਪ ਹੋਰ ਸਥਾਨਾਂ 'ਤੇ ਵੱਡੇ ਪੈਮਾਨੇ ਤੇ ਹੋਏ ਵਿਸਥਾਪਨਾਂ ਨਾਲ ਇਕ 
ਦੂਸਰੇ ਦੇ ਨੇੜੇ ਆ ਗਏ ਹੋਣਗੇ । ਭਾਰਤ ਵਿਚ ਗਲੌਸੋਟੇਰਿਤ ਬਨਸਪਤੀ ਜਾਤ ਦਾ 
ਵਿਸਥਾਰ ਸੈਭਾਵਤ ਉਪਰੀ ਕਾਰਬਨ ਕਾਲ ਤੋ" ਟੇਰਾਇਸ ਕਾਲ ਤਕ ਰਿਹਾ । ਇਸੇ 
ਦੀ ਹੇਠਲੀ ਹੱਦ ਟੈਲਚੀਰ ਹਿਮਨਟ ਤਹਿਆਂ ਅਤੇ ਨਿਰਧਾਰਿਤ ਕਾਲ ਦੇ ਸਮੁੰਦਰੀ 
ਜੀਵਾਸ਼ਮਮਈ ਤਹਿਆਂ ਸਹਿਤ ਪੌਦਿਆਂ ਵਾਲੇ ਗੋੱਡਵਾਨਾ-ਵਿਸ਼ੇਸ਼ਕਰ ਕਸ਼ਮੀਰ ਅਤੇ 
ਲੂਣੀ ਪਰਬਤਮਾਲਾ ਦੇ ਸਬੋਧਾਂ 'ਚੋ ਨਜ਼ਰ ਆਉਦੀ ਹੈ । 

ਪੁਰਾਬਨਸਪਤੀ ਵਿਗਿਆਨ ਵਿਚ ਪ੍ਰਫ਼ੈਸਰ ਸਾਹਨੀ ਦੋ ਬਹੁਮੁੱਲੇ ਯੌਗਦਾਨਾਂ 
ਵਿਚ ਉਹਨਾਂ ਦਾ ਗਲੋਸੋਪਟੇਰਿਸ ਦਾ ਵਰਣਨ ਵੀ ਹੈ । ਇਸ ਤਰ੍ਹਾਂ ਦੇ ਪੰਦਿਆਂ ਦੇ 
ਪੱਤਿਆਂ ਦੀ ਜਾਣਕਾਰੀ ਲੱਗਭਗ ਇਕ ਸੋਂ ਵਰ੍ਹੋ ਪਹਿਲਾਂ ਤੋ" ਸੀ । ਇਹ ਪ੍ਰਣਾਂਗ 
ਪੱਤੇ 'ਫਰਸ ਲੀਵਜ਼) ਸਮਝੇ ਜਾਂਦੇ ਸਨ । ਡਾਕਟਰ ਸਾਹਨੀ ਦੀ ਖੋਜ ਤੋ" ਪਤਾ ਲੱਗਾ 
ਕਿ ਇਸ ਪੌਦੇ ਦੇ ਪੱਤਿਆਂ ਦੇ ਲੱਛਣ ਕੇਵਲ ਬੀਜਧਾਰੀ ਪੌਦਿਆਂ ਦੇ ਪੱਤਿਆਂ 
ਵਿਚ ਮਿਲਦੇ ਹਨ । ਗਲੌਸੋਪਟੇਰਿਸ ਬਨਸਪਤੀ ਜਾਤ ਦੇ ਅਤੇ ਸਮਕਾਲੀ ਉੱਤਰੀ 
ਬਨਸਪਤੀ ਜਾਤ ਅਤੇ ਹਿਮਯੁੱਗੀ ਗੋ`ਡਵਾਨਾ ਦੇ ਸੋਬੋਧਾਂ ਦੀਆਂ ਸਮੱਲਿਆਵਾਂ ਵਿਚ 
ਉਹਨ' ਦੀ ਬੜੀ ਦਿਲਚਸਪੀ ਸੀ । ਉਹਨਾਂ ਨੇ ਭਾਰਤ ਦੇ ਜੀਵਾਸ਼ਮ ਪੋੜ-ਪੰਦਿਆਂ 
ਅਤੇ ਦੱਖਣੀ ਗੋਲਾਰਨ ਦੀਆਂ ਚੱਟਾਨਾਂ ਦੇ ਪੇੜ-ਪੰਦਿਆਂ ਨੂੰ ਸਹਿ ਸੰਬੰਧਿਤ ਕਰਨ 
ਅਤੇ ਇਹਨਾਂ ਸਹਿ-ਸੰਬੰਧਾਂ ਦੇ ਭੂਗੋਲਿਕ ਅਤੇ ਝੂਵਿਗਿਆਨਕ ਸਿੱਟਿਆਂ ਦੀ ਜਾਣਕਾਰੀ 
ਲਈ ਬਹੁਤ ਧਿਆਨ ਕੀਤਾ । ਇਸ ਅਧਿਅਨ ਤੋ' ਪ੍ਰਾਪਤ ਪ੍ਰਮਾਣਾਂ ਤੋਂ ਇਹ ਨਤੀਜਾ 
ਨਿਕਲਦਾ ਸੀ ਕਿ ਵਿਸ਼ੇਸ਼ ਲੱਛਣਾਂ ਵਾਲਾ ਪੌਦਾ ਗਲੌਸੋਪਟੇਰਿਸ ਠੰਡੇ ਸ਼ੀਤ ਜਲਵਾਯੂ 
ਵਿਚ ਉੱਗਦਾ ਸੀ ਅਤੇ ਭਾਰਤ ਤੇ ਦੱਖਣੀ ਅਫਰੀਕਾ, ਆਸਟ੍ਰੇਲੀਆ, ਦੱਖਣੀ ਅਮਰੀਕਾ 
ਐੱ'ਟਾਰਕਟਾ ਵਿਚ ਇਸ ਦੀ ਬਹੁਤਾਤ ਸੀ । ਪ੍ਰੈਫ਼ੈਸਰ ਹਾਲੇ ਵਲੋ ਚੀਨ ਵਿਚੋ ਲੱਭੀ 
ਇਕ ਵਿਸ਼ਾਲ ਜਾਤੀ ਜਾਇਮੈਟਪਟੇਰਿਸ ਨਾਲ ਸਮੱਸਿਆ ਹੋਰ ਉਲਝ ਗਈ, ਕਿਉ”ਕਿ 
ਇਸ ਖੋਜ ਦਾ ਅਰਥ ਸੀ ਕਿ ਇਹ ਪੌਦਾ ਸਿੱਲੇ ਤਪਤਖੰਡੀ ਜਲਵਾਯੂ ਵਿਚ ਉੱ`ਗਿਆ 
ਹੋਇਆ ਸੀ ਅਤੇ ਇਹ ਬਨਸਪਤੀ ਜਾਤ ਦੱਖਣ ਵਲ ਮੱਧ ਸਮਾਟਰਾ ਤਕ ਫੈਲੀ 
ਹੋਈ ਸੀ । 

ਕੁਝ ਹੀ ਦਿਨਾਂ ਬਾਅਦ ਪ੍ਰਫ਼ੈਸਰ ਜਲੇਸਕੀ ਨੇ,ਸ਼ੌਜ ਕੀਤੀ ਕਿ ਅੰਗਾਰਾ ਮਹਾਂ 
ਭੂਖੰਡ ਬਨਸਪਤੀ ਜਾਤ ਦੱਖਣ ਵਲ ਕਸ਼ਮੀਰ ਤੋਂ” ਸੇੱਕੜੇ ਮੀਲ ਦੂਰ ਤਕ ਫੈਲਿਆ 
ਹੋਇਆ ਸੀ ਜਦ ਕਿ ਕਸ਼ਮੀਰ ਹੀ ਗਲੋਸੋਪਟੋਰਿਸ ਦੀ ਉੱਤਰੀ ਸੀ । ਸਾਹਨੀ ਦੇ' 


-44 ਬੀਰਬਲ ਸਾਹਨੀ 


ਮੱਤ ਤੋ ਇਹਨਾਂ ਸਭ ਗੱਲਾਂ ਦੀ ਵਿਆਖਿਆ ਕੇਵਲ ਮਹਾਂਦੀਪੀ ਵਿਸਥਾਂਪਨ ਦੀ 
ਪਰਿਕਲਪਨਾ ਤੋ" ਕੀਤੀ ਜਾ ਸਕਦੀ ਸੀ । ਉਹਨਾਂ ਦੇ ਵਿਚਾਰ ਵਿਚ ਭਾਰਤੀ 
ਪ੍ਰਾਇਦੀਪ ਕਦੇ ਪ੍ਰਾਚੀਨ ਮਹਾਂਦੀਪੀ ਮਹਾਂਖੰਡ ਧੈ"ਗੀ ਦਾ ਹਿੱਸਾ ਸੀ ਜੋ ਵਿਸਥਾਪਤ 
ਹੋ ਕੇ ਮੁੱਖ ਏਸ਼ਿਆਈ ਮਹਾਂਦੀਪ ਦੇ ਰਚਕ ਭੂਖੰਡ ਦੇ ਅਤਿ ਸਮੀਪ ਆ ਗਿਆ ਸੀ । 

ਪ੍ਰੋਫੈਜਰ ਸਾਹਨੀ ਅਨੁਸਾਰ ਜੇਕਰ ਭਾਰਤ ਅਤੇ ਆਸਟ੍ਰੇਲੀਆ ਦਾ ਗੋਲਸੋਪੋਟੇਰਿਸ 
ਬਨਸਪਤੀ ਜਾਤ ਚੀਨੀ ਸਮਾਟਰਾ ਖੇਤਰ ਤੋ" ਵੱਖਰੀ ਜਲਵਾਯੂ ਵਿਚ ਪਨਪਿਆਂ ਤਾਂ 
ਇਸ ਨਿਸ਼ਕਰਸ਼ ਤੱ ਛੁਟਕਾਰਾ ਨਹੀ” ਕਿ ਸ਼ੁਰੂ ਵਿਚ ਇਹ ਦੋਵੇ ਭੂ-ਭਾਗ ਟਿਕ 
ਦੂਸਰੇ ਤੋ` ਬਹੁਤ ਅਲੱਗ ਟੌਥਿਸ ਸਾਗਰ ਦੇ ਉੱਤਰ ਅਤੇ ਦੱਖਣ ਵਿਚ ਸਥਿੱਤ ਸਨ 
ਅਤੇ ਬਾਅਦ ਵਿਚ ਇਕ ਦੂਸਰੇ ਵਲ ਵਿਸਥਾਪਿਤ ਹੁੰਦੇ ਗਏ ਹਨ । ਉਹਨ' 
ਨਤੀਜਾ ਕੱਢਿਆ ਕਿ ਹੋਰ ਥਾਵਾਂ ਤੇ ਵੱਡੋ ਪੱਧਰ 'ਤੇ ਵਿਸਥਾਪਨ ਹੌਣ ਕਾਰਨ ਟਦੇ 
ਮਹਾਂ ਸਾਗਰਾਂ ਤੋ ਵੱਖਰ ਆਏ ਮਹਾਂਦੀਪ ਇਕ ਦ੍ਰਸਰੇ ਦੇ ਨੋੜੇ ਆ ਗਏ । ਉਹਨਾਂ 
ਇਹ ਵੀ ਕਿਹਾ ਕਿ ਉੱਤਰ-ਪੂਰਬੀ ਆਸਾਮ ਦੀਆਂ ਪਰਬਤ ਸ਼੍ਰੇਣੀਆਂ ਅਤੇ ਮਲਾਇਆ 
ਦੀਪ ਸਮੂਹ ਤਕ ਹਿਮਾਲਾ ਧੁਰੀ ਦੇ ਦੱਖਣੀ ਵਿਸਥਾਰ ਦੀ ਪ੍ਰਭਾਵਸ਼ਾਲੀ ਦਿਸ਼ਾ ਦਾ 
ਕੋਣ ਬੜਾ ਤਿੱਖਾ ਸੀ । “ਭਾਵੇ ਕੂਝ ਭੂਵਿਗਿਆਨਕਾਂ ਦੇ ਵਿਸ਼ਵਾਸ ਅਨੁਸਾਰ ਹਿਮਾਲਾ 
ਅਜੇ ਵੀ ਉੱਪਰ ਉੱਠ ਰਿਹਾ ਹੈ ਤਾਂ ਇਹ ਨਤੀਜਾ ਸਹਿਜੇ ਹੀ ਕੱਢਿਆ ਜਾ ਸਕਦਾ 
ਹੈ ਕਿ ਉੱਤਰੀ ਅਤੇ ਦੱਖਣੀ ਮਹਾਂਦੀਪੀ ਮਹਾਂਖੰਡ ਇਕ ਦੂਸਰੇ ਵਲ ਵਧ ਰਹੇ ਹਨ । 
ਅਤੇ ਜੇ ਹਿਮਾਲਾ ਦੀ ਧੁਰੀ ਵਿਚ ਕਸ਼ਮੀਰ ਅਤੇ ਆਸਾਮ ਦੀਆਂ ਧੁਰੀਆਂ ਦੁਆਲੇ 
ਭੌਣ ਕਾਰਨ ਗੋਡਿਆਂ ਵਰਗੇ ਮੋੜ ਬਣ ਗਏ ਹਨ ਜਿਵੇ' ਕਿ ਮੱਤ ਵਿਅਕਤ ਕੀਤਾ 
ਗਿਆ ਹੈ ਤਾਂ ਕੁਝ ਵਰ੍ਹਿਆਂ ਤਕ ਦੋਸ਼ਾਂਤਰ ਰੇਖਾਵਾਂ ਦੇ ਸਹੀ ਅਭਿਲੋਖਾੰ (ਰੀਕਾਰਡਨ) 
ਤੋ ਪਤਾ ਲੱਗ ਜਾਵੇਗਾ ਕਿ ਬਲੋਚਿਸਤਾਨ ਅਤੇ ਸ਼ਾਨ ਪਠਾਰਾਂ ਤੇ ਸਥਿੱਤ ਬਿੰਦੂਆਂ 
ਵਿਚਲੀ ਦੂਰੀ ਹੁਣ ਵੀ ਘੁੱਟ ਹੁਦੀ ਜਾ ਰਹੀ ਹੈ ।'' ਉਹਨਾਂ ਦਾ ਨਿਸ਼ਕਾਰਸ਼ ਸੀ ਕਿ 
“ਜੇਕਰ ਕੁਲ ਮਿਲਾ ਕੇ ਭਾਰਤ ਅਤੇ ਆਸਟ੍ਰਲੀਆ ਦੇ ਗੋਲਸੋਪਟੇਰਿਸ ਬਨਸਪਤੀ 
ਜਾਤ ਅਤੇ ਚੀਨ ਤੇ ਸਮਾਟਰਾ ਦੇ ਜਾਈਗਾਨਟੋਪਟੋਰਿਸ ਬਨਸਪਤੀ ਜਾਤਾਂ ਵੱਖ ਵੱਖ 
ਸਨ, ਪਰ ਇੰਜ਼ ਪ੍ਰਤੀਤ ਹੁੰਦਾ ਸੀ ਕਿ ਪਰਮੌ-ਟਰਾਈਏਸਕ ਕਾਲ ਵਿਚ ਟੇਥਿਸ ਦੇ 
ਆਰ-ਪਾਰ ਭਾਰਤ ਅਤੇ ਦੂਰ ਪੂਰਬ ਵਿਚਕਾਰ ਕੌਈ ਨਾ ਕੋਈ ਸਾਂਝ ਸੈਭਵ ਸੀ । 
ਇਹੋ ਨਹੀ', ਗੋਡਵਾਨਾ ਅਤੇ ਅੰਗੋਰਾ ਮਹਾਂਦੀਪਾਂ ਵਿਚ ਵੀ ਆਪਸੀ ਸਾਂਝ ਹੋਣ 
ਦੀ ਸੰਭਾਵਨਾ ਸੀ । ਇਹ ਧੁਰ ਪੂਰਬ ਅਤੇ ਆੰਗੋਰਾ ਦੇ ਬਨਸਪਤੀ ਜਾਤ ਵਿਚ ਇੱਕਾ 
ਦੁੱਕਾ 'ਗੇੱਡਵਾਨਾ ਤੱਤਾਂ ਦੇ ਹੋਣ ਤੋ` ਜਾਹਿਰ ਹੁੰਦਾ ਹੈ ।'' 

ਜਿੱਥੋਂ ਤਕ ਹੇਠਲੇ ਗੋਡਵਾਨਾ ਬਨਸਪਤੀ ਜਾਤੀ ਵਿਚ ਯੂਰਪੀ ਤੱਤਾਂ ਦੇ ਹੋਣ 
ਦਾ ਸੁਆਲ ਹੈ, ਉਹਨਾਂ ਦਾ ਵਿਸ਼ਵਾਸ ਸੀ ਕਿ ਕੁਝ ਜਾਤੀਆਂ ਗੋ'ਡਵਾਨਾ ਮਹਾਂਖੰਡ ਦੇ 
ਸੁਰੱਖਿਅਤ ਸਥਾਨਾਂ ਵਿਚ ਬਰਫ਼ਬਾਰੀ ਦੇ ਬਾਵਜੂਦ ਵੀ ਬਚ ਗਈਆਂ । ਲੱਗਭਗ 


ਵਿਗਿਆਨ ਪ੍ਰਾਪਤੀਆਂ 45 


ਜਦੋਂ” ਪ੍ਰੋਫ਼ੈਸਰ ਸਾਹਨੀ ਹੇਠਲੇ ਗੋੱਡਵਾਨਾ ਦੇ ਪਾਦਮਾਂ ਦਾ ਅਧਿਅਨ ਕਰ ਰਹੇ ਸਨ 
ਉਸੇ ਵੇਲੇ ਸਾਇਬੇਰੀਆ, ਚੀਨ, ਕੌਰੀਆ ਅਤੇ ਸੁਮਾਟਰਾ ਦੇ ਸਮਕਾਲੀ ਬਨਸਪਤੀ 
ਜਾਤੀਆਂ ਤੇ ਬਹੁਤ ਸਾਰਾ ਖੋਜ ਕਾਰਜ ਕੀਤਾ ਜਾ ਰਿਹਾ ਸੀ । ਸਾਹਨੀ ਦਾ ਧਿਆਨ 
ਦੋ ਸਮਰੂਪੀ ਸਮੱਸਿਆਵਾਂ ਵਲ ਅਕਰਸ਼ਿਤ ਹੋਇਆ -- ਹੇਠਲੇ ਗੋਡਵਾਨਾ ਦੀਆਂ 
ਬਨਸਪਤੀ ਜਾਤੀਆਂ ਦੇ ਸੋਬੋਧ ਅਤੇ ਇਹਨਾਂ ਬਨਸਪਤੀ ਜਾਤਾਂ ਦਾ ਚੀਨ ਅਤੇ 
ਸਮਾਟਰਾ ਦੀ ਬਨਸਪਤੀ ਨਾਲ ਸੋਬੋਧ । 

ਮਹਾਂਦੀਪੀ ਵਿਸਥਾਪਨ ਉੱਤੇ ਪ੍ਰਫੋਜਰ ਸਾਹਨੀ ਦੇ ਲੇਖ ਦੀਆਂ ਹੇਠਲੀਆਂ 
ਉਦਾਹਰਣਾਂ ਤੋ ਗੱਲ ਬਿਲਕੁਲ ਸਪੱਸ਼ਟ ਹੋ ਜਾਂਦੀ ਹੈ । ਬਨਸਪਤੀ ਜਾਤੀਆਂ ਦਾ 
ਇਹ ਅੰਤਰ ਇੰਨਾ ਵਿਲੱਖਣ ਹੈ ਕਿ ਖ਼ੁਦ ਇਹਨਾਂ ਤੋ” ਬ਼ੈਕਾ ਪੈਦਾ ਹੁੰਦਾ ਹੈ ਕਿ ਢੋਵੋ' 
ਬਨਸਪਤੀ ਜਾਤਾਂ ਜਿਹਨਾਂ 'ਚੋ` ਇਕ ਉੱਤਰੀ ਅਤੇ ਦੂਸਰੀ ਦੱਖਣੀ ਸੀ, ਅਵੱਸ਼ ਹੀ 
ਵੱਖ ਵੱਖ ਜਲਵਾਯੂ ਵਿਚ ਵਿਕਸਤ ਹੋਈਆਂ ਸਨ ਅਤੇ ਜਾਈਗੈ'ਟਪੋਟੇਰਿਸ ਬਨਸਪਤੀ 
ਜਾਤੀ ਯੂਰਪੀ ਕੋਲੇ ਦੀਆਂ ਤਹਿਆਂ ਦੇ ਜਲਵਾਯੂ ਦੇ ਅਨੁਰੂਪ ਗਰਮ ਜਲਵਾਯੂ ਵਿਚ 
ਵਿਕਸਤ ਹੋਈਆਂ ਸਨ । 


4. ਦੱਖਣ ਦੀ ਅੰਤਰਟ੍ਰੇਪੀ ਸ਼੍ਰੋਣੀ 

ਮੱਧਜੀਵੀ (ਸੈਸੋਜ਼ੇਏਕ) ਪੰਦਿਆਂ ਤੇ ਪ੍ਰਫ਼ੈਸਰ ਸਾਹਨੀ ਦਾ ਕੈਮ ਮੁੱਖ ਰੂਪ ਵਿਚ 
ਜੂਰੈਸਿਕ ਸਮੱਗਰੀ ਮੁੱਖ ਕਰਕੇ ਭਾਰਤ ਦੇ ਹੇਠਲੇ ਬਨਸਪਤੀ ਵੇਸ਼ਾਂ ਨਾਲ ਸੰਬੰਧਿਤ 
ਜੀ । ਇਸ ਸੰਬੰਧ ਵਿਚ ਉਹਨਾਂ ਦਾ ਸਭ ਤੋ ਮਹੱਤਵਪੂਰਣ ਯੋਗਦਾਨ ਦੱਖਣ ਦੀਆਂ 
ਅੰਤਰਟ੍ਪੀ ਸ੍ਰੋਣੀਆਂ ਦੇ ਸਿਲਕੀਕੂਤ ਬਨਸਪਤੀ ਜਾਤ ਉੱਤੇ ਖੌਜ ਸੀ । 

ਅੰਤਿਰਟ੍ਂਪੀ ਤਹਿਆਂ ਅਵਸਾਟੀ (ਸੈਡੀਮੋ'ਟਟੀ) ਚੱਟਾਨਾਂ ਦੀਆ ਪਰਤਾਂ ਹਨ ਜੋ 
ਟੋਪ ਚੱਟਾਨਾਂ ਨਾਮੀ ਸਿਲਕੀਭੂਤ ਭੂਖੰਡਾਂ ਵਿਚਾਲੇ ਮਿਲਦੀਆਂ ਹਨ । ਇਹ ਟ੍ਰੈਪ ਚੱਟਾਨਾਂ 
ਲਾਵੇ ਤੋ ਬਣੀਆਂ ਸਨ ਇਸ ਲਈ ਇਹਨਾਂ ਵਿਚ ਜੈਵਿਕ ਅਵਸ਼ੇਸ਼ ਨਹੀ” ਮਿਲਦੇ । 
ਟਰਪ ਚੱਟਾਨਾਂ ਵਿਚ ਐਸੀਆਂ ਤਹਿਆਂ ਹੁੰਦੀਆਂ ਹਨ ਜਿੱਥੇ ਜੈਵਿਕ ਉਪਜ ਹੋਈ 
ਹੋਏਗੀ ਕਿਉਕਿ ਇਹਨਾਂ ਅੰਤਰ ਟ੍ਰੇਪੀ ਖੇਤਰਾਂ ਵਿਚ ਜੀਵਾਸ਼ਮ ਪੌਦੇ ਅਤੇ ਹੌਰ ਜੌੜ੍ਹ 
ਮਿਲਦੇ ਹਨ । ਦੱਖਣ ਦੇ ਅੰਤਰ ਟ੍ਰੇਪੀ ਪੌਦੇ-ਜੀਵਾਸ਼ਮ ਭਾਰਤ ਵਿਚ ਸਿਲ-ਪੱਥਰੀ 
ਅਵਸ਼ੇਜ਼ਾਂ ਦੇ ਸਰਵਸ੍ਰੇਸ਼ਠ ਉਦਾਹਰਣ ਹਨ । ਦੱਖਣ ਟ੍ਰੇਪਾਂ ਦੇ ਨਾਲ ਅੰਤਰਸਤਰੀ 
ਸਿਲਕਮਈ ਤਾਜ਼ੇ ਪਾਣੀ (ਲ੍ਰਣ ਰਹਿਤ) ਅਵਸਾਦਾਂ (ਸੈਡੀਮੈ'ਟਸ) ਵਿਚ ਕਈ ਤਰ੍ਹਾਂ 
ਦੇ ਪੌਦਿਆਂ ਦੇ ਅਵਿਸ਼ੇਸ਼ ਭਾਰੀ ਮਾਤਰਾ ਵਿਚ ਮਿਲਦੇ ਹਨ ਅਤੇ ਇੰਨੀ ਚੰਗੀ ਤਰ੍ਹਾਂ 
ਪਰਿਰੱਖਿਅਤ ਹੁੰਦੇ ਹਨ ਕਿ ਇਹਨਾਂ ਦੀ ਸੂਖਮ ਤੋ ਸੂਖਮ ਸੌਰਚਨਾ ਦਾ ਨਿਰੀਖਣ 
ਕੀਤਾ ਜਾ ਸਕਦਾ ਹੈ । ਪ੍ਰੋਫ਼ੈਸਰ ਸਾਹਨੀ ਨੇ ਇਸ ਢ੍ਰਿਸ਼ਟਮਾਨ ਦੀ ਵਿਆਖਿਆ ਇਸ 


੦6 ਬੀਰਬਲ ਸਾਹਨੀ 


ਤਰ੍ਹਾਂ ਕੀਤੀ; ਜੇਕਰ ਜਵਾਲਾਮੁਖੀ ਦੀ ਰਾਖ ਨੈੜਲੀ ਝੀਲ ਜਾਂ ਨਦੀ ਵਿਚ ਪਏ ਤਾਂ 
ਇਹ ਇਕ ਤਰ੍ਹਾਂ ਦਾ ਜਵਾਲਾਮੁਖੀ ਅਵਸਾਦ ਬਣ ਜਾਂਦਾ ਹੈ ਜਿਸ ਵਿਚ ਉੱਥੇ ਰਹਿਣ 
ਵਾਲੇ ਜੀਵ-ਜੰਤੂ ਛੋਤੀ ਹੀ ਚਿਰ ਸਥਾਈ ਕਬਰ ਵਿਚ ਸਮਾ ਜਾਂਦੇ ਹਨ । ਇਹਨਾਂ 
ਪੌਦਿਆਂ ਅਤੇ ਜੌਤੂਆਂ ਦੀ ਕਾਇਆ ਬਿਨਾਂ ਕਿਸੇ ਨੁਕਸਾਨ ਦੇ ਪਰਿਰੱਖਿਅਤ ਰਹਿੰਦੀ 
ਹੈ -- ਕਣ ਦੇ ਸਥਾਨ ਤੇ ਕਣ, ਕੌਸ਼ (ਸੈੱਲ) ਦੇ ਸਥਾਨ ਤੇ ਕੌਸ਼ ਅਤੇ ਪੌਦਿਆਂ ਦੋ 
ਤੋਤੂਆਂ ਦਾ ਸਥਾਨ ਰਾਖ 'ਚੋਂ” ਜਾਂ ਝੀਲ ਨੂੰ ਢੱਕਣ ਵਾਲੇ ਕਿਸੇ ਲਾਵੇ 'ਚੋ ਨਿਕਲੀ 
ਸਿਲਿਕਾ (ਸੀਲੀਸ਼ੀਆ) ਲੈ ਲੈਂਦੀ ਹੈ । ਅੰਤ ਵਿਚ ਅਵਿਨਾਸ਼ੀਸਿਲਿਕਾ 'ਚੋ ਮੂਲ 
ਰੂਪ ਦੀ ਪ੍ਰਕਿਰਤੀ ਬਣ ਜਾਂਦੀ ਹੈ ਜੋ ਇਕ ਤਰ੍ਹਾਂ ਅਸਲ ਦਾ ਪ੍ਰਤੀਰੂਪ ਹੁੰਦਾ ਹੈ । 
ਦੌਵਾਂ ਹੀ ਖੇਤਰਾਂ ਵਿਚ ਪਰਿਰਖਸ਼ਣ ਦੀ ਸ੍ਰੋਸ਼ਠ ਦਸ਼ਾ ਦਾ ਕਾਰਣ ਇਹ ਹੈ ਕਿ 
ਸੰਭਾਵਤ : ਉਹ ਇਕਵਾਰਗੀ ਜਵਾਲਾਮੂਖੀ ਰਾਖ ਦੀ ਬਰਖਾ ਜਾਂ ਤਰਲ ਲਾਵੇ ਨਾਲ 
ਢੱਕੇ ਗਏ ਜਿਸ ਨਾਲ਼ ਉਹਨਾਂ ਦੇ ਜੀਵਨ ਦੀ ਰਹਿੰਦ (ਅਵਿਸ਼ੇਸ਼) ਬੈਦ ਹੋ ਗਈ 
ਸਿਲ-ਪੱਥਰ ਹੋਣ ਤੌ” ਪਹਿਲਾਂ ਕਿਤੇ ਦੂਰ ਹੋਰ ਥਾਵੇਂ" ਜਾਣ ਤੋ ਬਚ ਗਏ । ਸਭ ਤੋ” 
ਸੁਦਰ ਪਰਿਰੱਖਿਅਤ ਪੌਦਿਆਂ ਦੇ ਅਵਿਸ਼ੇਸ਼ ਛਿੰਦਵਾੜ ਜ਼ਿਲ੍ਹੇ ਵਿਚ ਮਿਲਣ ਵਾਲਾ 
ਅਜੋਲਾ ਅੰਤਰਟ੍ਰੇਪੀ ਜਾਤੀ ਦਾ ਹੈ ਜੋ ਇਕ ਜਲ-ਪੌਦਾ ਹੈ । ਚਰਟ ਝੀਲ ਦਾ 
ਸਿਲਕੀਭੂਤ ਚਿੱਕੜ ਹੈ ਜਿਸ ਵਿਚ ਕਦੇ ਕਦੇ ਬੁੱਸੇ ਪਾਣੀ ਉੱਤੇ ਜਵਾਲਾਮੁਖੀ ਰਾਖ 
ਇਕੱਠੀ ਹੋ ਜਾਂਦੀ ਹੈ । ਅਜੋਲਾ ਦੀ ਇਹ ਦੱਖਣੀ ਜਾਤੀ, ਜੋ ਤੀਜੇ (ਟੈਰੀਟੀਅਰੀ) 
ਕਾਲ ਦੀ ਹੈ, 6-7 ਕਰੋੜ ਵਰ੍ਹੇ ਪਹਿਲਾਂ ਉੱਗੀ ਸੀ । ਇਹ ਕਿਸੇ ਵੈਸ ਦੇ ਜੀਵਨ- 
ਇਤਿਹਾਸ ਦੀ ਪੁਨਰ ਉਤਪਾਦਨੀ ਅਵਸਥਾ ਦਾ ਅਤਿ ਵਸ਼ਿਸ਼ਰ ਵਿਹਾਰ ਹੈ ਜੋ ਜੁੱਗਾਂ 
ਦੀ ਪ੍ਰਗਤੀ ਦੇ ਨਾਲ ਸਥਾਈ ਰਹਿਣ ਦਾ ਉੱਤਮ ਪ੍ਰਮਾਣ ਹੈ । 


ਪ੍ਰੋਫੈਸਰ ਸਾਹਨੀ ਨੇ ਜੀਵਾਸ਼ਮ ਪੰਦਿਆਂ ਦੇ ਆਪਣੇ ਅਧਿਅਨ ਦਾ ਵਿਸਥਾਰ 
ਕਰਕੇ ਇਸ ਸਮੱਗਰੀ ਅਕਾਰਕੀ (ਅਨਾਟਮੀ) ਦਾ ਵੀ ਅਧਿਅਨ ਕੀਤਾ । 1925 ਵਿਚ 
ਭਾਰਤੀ ਭੂਵਿਗਿਆਨਕ ਸਰਵੇਖਣ ਦੇ ਨਿਦੇਸ਼ਕ ਨੇ ਪ੍ਰੰਫ਼ੈਸਰ ਸਾਹਨੀ ਕੋਲ ਉੱਗੇ 
ਪੌਦਿਆਂ ਵਾਲੇ ਚਰਟਾਂ ਦੇ ਢੇਲੋਂ ਘੱਲੋਂ ਜਿਹਨਾਂ 'ਚੋਂ` ਇਕ 'ਚ ਪ੍ਰੰ. ਸਾਹਨੀ ਨੂੰ 
ਐੱਗਿਓਸਪਰਮ (ਆਧੁਨਿਕ ਪੁਸ਼ਪੀ ਪੰਦਿਆਂ) ਦੇ ਸਿਲ-ਪੱਥਰੀ ਅਵਿਸ਼ੋਸ਼ ਮਿਲੋ । 
ਉਹਨਾਂ ਸ਼ੀਘਰ ਹੀ ਇਸ ਦੇ ਵਿਸ਼ੇਸ਼ ਮਹੱਤਵ ਨੂੰ ਜਾਣ ਲਿਆ ਕਿਉਕਿ ਇਹਨਾ ਦੀ 
ਤੁਲਨਾ ਯੂਰਪ ਦੇ ਤੀਜੇ ਕਾਲ ਦੇ ਇਹਨਾਂ ਵਰਗੇ ਜੀਵਾਸ਼ਮਾਂ ਦੇ ਵਾਲੀ ਕਾਰਬਨੀਭੂਤ 
ਸਮੱਗਰੀ ਨਾਲ ਕੀਤੀ ਜਾ ਸਕਦੀ ਹੈ ਜਿਹਨਾਂ ਵਿਚ ਆਧੁਨਿਕ ਭਾਰਤੀ ਮਲਾਇਆਈ 
ਤੱਤਾਂ ਦੀ ਪ੍ਰਤੀਸ਼ਤਤਾ ਬਹੁਤ ਜ਼ਿਆਦਾ ਹੈ । ਅੰਤਰਟ੍ਰੇਪੀ ਤਹਿਆਂ ਦੇ ਮੌਨੌਕੋਟਿਲਡਨਜ਼ 
(ਐਸੇ ਬੀਜ ਜਿਹਨਾਂ ਵਿਚ ਇਕੋ ਬੀਜ ਹੁੰਦਾ ਹੈ ਜਿਸ ਨੂੰ ਕੌਟੀਲੇਡਾਨ ਕਹਿੰਦੇ ਹਨ) 
ਵਿਚ ਕੁਝ ਬੜੀ ਰੌਚਕ ਸਮੱਗਰੀ ਹੁੰਦੀ ਹੈ । ਪ੍ਰੋਫ਼ੈਜਰ ਸਾਹਨੀ ਨੇ ਉੱਥੇ ਮਿਲਣ 
ਵਾਲੋ ਸਿਲਪੱਥਰੀ ਤਾੜ ਪੱਤਿਆਂ ਨੂੰ ਆਪਣੇ ਵਿਸਤ੍ਰਿਤ ਅਧਿਅਨ ਵਿਚ ਸ਼ਾਮਿਲ 


ਵਿਗਿਆਨਕ ਪ੍ਰਾਪਤੀਆਂ 47 


ਕਰ ਲਿਆ । ਅੰਤਰਟ੍ਰੇਪੀ ਜਿਮਨੌਸਪਰਮਜ (ਪੌਦਿਆਂ ਦਾ ਇਕ ਸਮੂਹ ਜਿਹਨਾਂ ਨੂੰ 
ਸਾਧਾਰਣ ਤੌਰ ਤੇ ਚੀੜ੍ਹ, ਫਰ, ਸਪਰੂਸ, ਜੂਨੀਪਰ ਆਦਿ ਨਾਵਾਂ ਨਾਲ ਸੱਦਿਆ 
ਜਾਂਦਾ ਹੈ) ਉੱਤੇ ਸਾਹਨੀ ਦਾ ਕੌਮ ਮੁੱਖ ਰੂਪ ਵਿਚ ਸ਼ੌਕੂ-ਰੁੱਖਾਂ ਦੇ ਸਿਲਕੀਭੂਤ 
ਸ਼ੋਕੂਆਂ ਉੱਤੇ ਸੀ ਜਿਹਨਾਂ ਵਿਚ ਸਭ ਤੋ ਜ਼ਿਆਦਾ ਮਹੱਤਵਪੂਰਣ ਦੌ _ਵੈਸ- 
ਇੰਡੋਸਟੋਬਸ ਅਤੇ ਫੇਕਿਓਸਟੋਬਸ ਦੇ ਹੁੰਦੇ ਹਨ । ਸਾਹਨੀ ਵਲੋ" ਲੱਭੇ ਇਹ ਦੋਵੇ” 
ਵੱਸ਼ ਵਿਸ਼ੋਸ਼ ਰੂਪ ਵਿਚ ਰੌਚਕ ਹਨ ਕਿਉਕਿ ਇਹਨਾਂ ਵਿਚ ਐਬੇਂਟੇਨੀਅਨ ਅਤੇ 
ਪੋਡਕਾਰ ਪੰਕਤੀਆਂ ਦੇ ਮੇਲ ਵਾਲੇ ਲੱਛਣ ਹਦੇ ਹਨ । ਪਰ ਉਹਨਾਂ ਉਹਨਾਂ ਦੇ 
ਜਾਤੀਵਿ੍‌ਤ ਸੌਬੰਧਾਂ ਦੇ ਸੁਆਲ ਨੂੰ ਖੁੱਲ੍ਹਾ ਛੱਡ ਦਿੱਤਾ । 

ਅੰਤਰਟ੍ਪੀ ਬਨਸਪਤੀ ਜਾਤੀ ਵਿਚ ਪ੍ਰੌਫ਼ੋਸਰ ਸਾਹਨੀ ਦੀ ਰੁਚੀ ਸਿਰਫ਼ ਪੰਦਿਆਂ 
ਦੀ ਸੈਰਚਨ” ਅਤੇ ਸਾਂਝ ਤਕ ਹੀ ਸੀਮਤ ਨਹੀ ਸੀ ਰਹਿੰਦੀ ਸਗੇ` ਬਹੁਤਾ ਕਰਕੇ 
ਉਹਨਾਂ ਦੀ ਸਥਿਤੀ ਮੂਲਕਤਾ, ਭੂਗੋਲਿਕ ਸੰਬੰਧਾਂ ਅਤੇ ਬਨਸਪਤੀ ਜਾਤੀ ਦੇ 
ਭੂਵਿਗਿਆਨਕ ਕਾਲ ਆਦਿ ਵਿਸ਼ਿਆਂ ਵਿਚ ਵੀ ਹੁੰਦਾ ਸੀ । ਉਹਨਾਂ ਦੀ ਖੌਜ ਦਾ 
ਇਹ ਪੱਖ ਇਸ ਗੱਲੋਂ ਰੌਚਕ ਸੀ ਕਿ ਉਸ ਕਾਲ ਵਿਚ ਕਿਸ ਤਰ੍ਹਾਂ ਦੀ ਬਨਸਪਤੀ 
ਜਾਤੀ ਹੁੰਦੀ ਸੀ । ਨਾਲ ਹੀ ਇਹ ਗੱਲ ਭੂਵਿਗਿਆਨੀ ਦ੍ਰਿਸ਼ਟੀ ਤੋ ਵੀ ਮਹੱਤਵਪੂਰਣ 
ਸੀ । ਫਿਰ ਵੀ ਪ੍ਰੋਫੈਸਰ ਸਾਹਨੀ ਇੰਨੇ ਜ਼ਿਆਦਾ ਸਤਰਕ ਸਨ ਕਿ ਉਹਨਾਂ ਨੇ ਵੱਖ 
ਵੱਖ ਜੀਵਾਸ਼ਮਾਂ ਦੀ ਤੁਲਨਾ ਆਧੁਨਿਕ ਕਿਸਮਾਂ ਦੇ ਪੌਦਿਆਂ ਨਾਲ ਕਰਕੇ 
ਭੂਵਿਗਿਆਨਕ ਅਤੀਤ ਦੀ ਸਥਿਤੀਗਤ ਦਸ਼ਾ ਦੇ ਬਾਰੇ ਵਿਚ ਕੋਈ ਸਿੱਟਾ ਨਹੀ 
ਕੱਢਿਆ । ਹਾਂ ਪਹਿਲਾਂ ਮਿਲਦੇ ਅਨੇਕ ਪੁਰਾ ਵਿਗਿਆਨਕ ਤੱਥਾਂ 'ਚੋ ਇਹ ਸਿੱਟਾ 
ਜ਼ਰੂਰ ਕੱਢਿਆ ਕਿ ਦੱਖਣ ਦਾ ਉੱਤਰੀ ਭਾਗ, ਵਿਸ਼ੇਸ਼ਕਰ ਨਾਗਪੁਰ ਅਤੇ ਛਿੰਦਵਾੜਾ 
ਦੇ ਆਸ ਪਾਸ ਦਾ ਹਿੱਸਾ ਅੰਤਰਾਟ੍ਰੇਪੀ ਕਾਲ ਦੇ ਸਮੁੰਦਰੀ ਕੌਢੇ ਤੋ" ਜ਼ਿਆਦਾ ਦੂਰ 
ਨਹੀ ਸੀ । ਆਧੁਨਿਕ ਜਵਾਰਨਦਮੁਖੀ ਤਾੜ ਨੀਮਾਫਰੂਟੀਕੇਨਸ ਅਜੋਕੇ ਮੋਹਗਾਂਵ 
ਕਲਾਂ ਖੇਤਰ ਵਿਚ ਉੱਸਗਿਆ ਹੋਇਆ ਸੀ, ਕਿਉ ਕਿ ਉਸ ਵੌਸ਼ ਦਾ ਇਕ 
ਜੀਵਾਸ਼ਮ ਫਲ ਉਥੋਂ` ਮਿਲਿਆ । ਉਸੇ ਭੂਗੋਲਿਕ ਖੇਤਰ 'ਚੋ ਇਕ ਜੀਵਾਸ਼ਮ 
ਹੌਰ ਮਿਲਿਆ ਸੀ ਜੋ ਅੱਜ ਕੱਲ੍ਹ ਦੇ ਨਾਰੀਅਲ ਦਾ ਨਿਕਟ ਸੰਬੈਧੀ ਸੀ । 
ਪ੍ਰੋਫੈਸਰ ਸਾਹਨੀ ਨੇ ਅਨੇਕ ਮੌਕਿਆਂ 'ਤੇ ਦਖਣ ਦੀਆਂ ਅੰਤਰਟ੍ਰੇਪੀ ਤਹਿਆਂ ਦੀਆਂ 
ਬਨਸਪਤੀ ਜਾਤੀਆਂ ਅਤੇ ਨ੍ਹਤਨ ਲੰਦਨ ਕਲੋ ਦੀਆਂ ਬਨਸਪਤੀ ਜਾਤੀਆਂ ਦੀ 
ਨੇੜਲੀ ਸਮਾਨਤਾ ਵਲ ਧਿਆਨ ਥਿੱਚਿਆ ਕਿਉਕਿ ਅਸ਼ਮੀਭੂਤ ਫਲ ਹੀ ਲੰਦਨ 
-ਕਲੇ ਦੇ ਜੀਵਾਸ਼ਮਾਂ ਵਿਚ ਸਭ ਤੋ ਜ਼ਿਆਦਾ ਮਿਲਦੇ ਹਨ । ਇਹਨਾਂ ਲੂਣੇ ਪਾਣੀ 
ਦੇ ਜੀਵਾਸ਼ਮ ਦੇ ਰੀਕਾਰਡਾਂ 'ਚੋ ਪੁਰਾਤਨ ਟੇਥਿਸ ਸਾਗਰ ਦੀ ਤਟਰੇਂਖਾ ਦਾ ਸਥੂਲ 
ਪਤਾ ਲੱਗਦਾ ਹੈ । ਇਹ ਸਾਗਰ ਛਿੰਦਵਾੜਾ ਦੇ ਨੇੜੇ ਦੱਖਣ ਦੇ ਉੱਤਰੀ ਕਿਨਾਰੋਂ ਨੂੰ 
ਛੁੰਹਦਾ ਹੈ । ਉਹਨਾਂ ਦੀਆਂ ਥੌਜਾਂ `ਚੋਂ" ਇਹ ਗੱਲ ਦਾ ਸਾਫ਼ ਭੌਰ ਤੇ ਪਤਾ ਲੱਗਦਾ 


48 ਬੀਰਬਲ ਸਾਹਨੀ 


ਹੈ ਕਿ ਦੱਖਣ ਦੇ ਅੰਤਰਟੇਪੀ ਕਾਲ ਵਿਚ ਭਾਰਤੀ ਪ੍ਰਾਇਦੀਪ ਦੀ ਬਨਸਪਤੀ ਦਾ 
ਆਮ ਲੱਛਣ ਉਹੀ ਸੀ ਜੋ ਪ੍ਰਾਰੰਭਕ ਤੀਜੇ ਮਹਾਕਲਪ ਵਿਚ ਪੱਛਮੀ ਯੂਰਪ ਦੀ 
ਬਨਸਪਤੀ ਦਾ ਸੀ । 

1940 ਵਿਚ, ਮਦਰਾਸ ਵਿਚ ਹੋਈ ਭਾਰਤੀ ਵਿਗਿਆਨ ਕਾਂਗਰਸ ਦੀ 27ਵੀ' 
ਸਭਾ ਦੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋਫ਼ੈਸਰ ਸਾਹਨੀ ਨੇ ਭਾਰਤ ਦੀ ਆਦਿ ਕਾਲੀ 
ਦ੍ਰਿਸ਼ਤੂਮੀ (ਭੂ ਚਿੱਤਰ) ਦਾ ਉਪਲਬਧ ਭੂਵਿਗਿਆਨਕ ਅਤੇ ਜਲਵਾਯੂ ਦੇ ਪ੍ਰਮਾਣਾਂ 
ਦੇ ਆਧਾਰ 'ਤੇ ਇਸ ਤਰ੍ਹਾਂ ਵਰਣਨ ਕੀਤਾ : 

“ਜੇਕਰ ਮੋਰੀ ਗੱਲ ਕਦੇ ਕਦੇ ਪਰੀਆਂ ਦੀ ਕਹਾਣੀ ਵਰਗੀ ਲੱਗੇ ਤਾਂ ਵੀ ਤੁਸੀ” 
ਸ਼ਾਂਤੀ ਨਾਲ ਸੁਣਿਓ । ਕਾਲ ਦੇ ਇੰਨੇ ਲੰਮੇ ਫਾਸਲੇ ਤੋ` ਉਸ ਵੇਲੇ ਦੀ ਦੁਨੀਆਂ 
ਦੀ ਧੁਦਲੀ ਜਿਹੀ ਰੂਪਰੇਖਾ ਹੀ ਨਜ਼ਰ ਆ ਸਕਦੀ ਹੈ ਅਤੇ ਦਿਵਦਰਸ਼ਨ ਦੇ ਧਿਆਨ 
ਲਈ ਵਿਗਿਆਨ ਦੀ ਸਹੀ ਭਾਸ਼ਾ ਮੁਆਫ਼ਿਕ ਨਹੀ" ਹੁਦੀ । 


ਜਾਣਕਾਰ ਵਿਅਕਤੀਆਂ ਦੇ ਮੱਤ ਅਨੁਸਾਰ ਤੀਜੇ ਮਹਾਂਕਲਪ ਦੀ ਸਵੇਰ 6 ਅਤੇ 
7 ਕਰੋੜ ਵਰ੍ਹੇ ਪਹਿਲਾਂ ਦੇ ਵਿਚ ਵਿਚਾਲੇ ਹੋਈ ਸੀ । ਇਹ ਅਸਲ ਅਰਥਾਂ ਵਿਚ 
ਨਵੇ` ਜ਼ਮਾਨੇ ਦਾ ਆਰੰਭ ਸੀ । ਧਰਤੀ ਦੇ ਗਰਭ ਵਿਚ ਪੈਦਾ ਹੋਣ ਵਾਲੀਆਂ ਅਦਭੁਤ 
ਸ਼ਕਤੀਆਂ ਤ` ਪਹਿਲਾਂ ਹੀ ਪੱਪੜੀ ਵਿਚ ਵੱਡੇ ਵੱਡੇ ਪਾੜ ਪੈ ਗਏ ਸਨ । ਇਹ 
ਪਾੜ ਮਹਾਂ ਸਾਗਰਾਂ `ਚੋਂ” ਮੂੰਹ ਬਣਾ ਕੇ ਝਾਕ ਰਹੇਂ ਸਨ । ਪੱਪੜੀ ਦੀਆਂ ਛੋਟੀਆਂ 
ਛੋਟੀਆਂ ਦਰਾੜਾਂ 'ਚੋ ਪਿਘਲਦੀਆਂ ਹੋਈਆਂ ਚੱਟਾਨਾਂ ਵਾਰ ਵਾਰ ਲਾਵੇ ਨਾਲ 
ਨਿਕਲ ਰਹੀਆਂ ਸਨ ਅਤੇ ਥਲ ਤੇ ਜਲ ਦੇ ਲੱਖਾਂ ਵਰਗ ਮੀਲਾਂ ਤੇ ਫੋਲ ਜਾਦੀਆਂ 
ਹਨ । ਜਵਾਲਾਮੁਖੀ ਦੀ ਸੁਆਹ ਦੇ ਮੀ'ਹ ਨਾਲ ਵਿਸ਼ਾਲ ਖੇਤਰ ਮਾਰੂਥਲ ਬਣ ਰਹੇ 
ਹਨ । ਇਕ ਨਵੇ” ਭੂਦ੍ਰਿਸ਼ ਦਾ ਵਿਕਾਸ ਹੋ ਰਿਹਾ ਹੈ ਜਿਸ ਵਵਚ ਉੱਚੇ ਉੱਚੇ 
ਜਵਾਲਾਮੁਖੀ ਪਰਾਰ ਮੁੱਖ ਰੂਪ ਵਿਚ ਨਜ਼ਰ ਆ ਰਹੇ ਹਨ । ਧਰਤੀ ਦਾ ਚਿਹਰਾ 
ਜਲਦੀ ਜਲਦੀ ਬਦਲ ਰਿਹਾ ਹੈ । ਉਸ ਵਿਚ ਹੋਰ ਹੋਰ ਆਧੁਨਿਕ ਬਨਸਪਤੀ ਪ੍ਰਗਟ 
ਹੋ ਰਹੀ ਹੈ । ਭੂਮੀ ਤੇ, ਨਦੀਆਂ ਅਤੇ ਝੀਲਾ ਵਿਚ ਅਜਿਹੇ ਜੀਵ ਜੇਤੂ ਰਹਿਣ ਲੱਗਦੇ 
ਹਨ ਜਿਹਨਾਂ ਨੂੰ ਅਸੀ ਜ਼ਿਆਦਾ ਜਾਣਦੇ ਹਾਂ । ਬੰਦੇ ਚਿੰਨ੍ਹ ਅਜੇ ਨਜ਼ਰ ਨਹੀ” 
ਆਉਦਾ ਪਰ ਉਹਦੀ ਆਮਦ ਲਈ ਜ਼ਮੀਨ ਤਿਆਰ ਹੋ ਰਹੀ ਹੈ ਕਿਉਕਿ ਇਸ 
ਸੈਕਰਾਂਤੀ ਕਾਲ ਵਿਚ ਸਾਗਰ ਦੇ ਗਰਭ 'ਚੋ` ਵੱਡ ਕੱਦੇ ੫ਰਬਤਾਂ ਦੇ ਬਾਹਰ ਆਉਣ 
ਦਾ ਪੂਰਣ ਆਭਾਸ ਹੁੰਦਾ ਹੈ । ਭਾਰਤ ਦੇ ਉੱਤਰ ਵਿਚ ਕਿਤੇ ਧਰਤੀ ਦੀ ਧੜਕਦੀ 
ਹਿੱਕ ਮਨੁੱਖ ਦਾ ਪੰਘੂੜਾ ਬਣਨ ਵਾਲੀ ਹੈ । ਇਸ ਤਰ੍ਹਾਂ ਦਾ ਸੀ ਇਹ ਆਦਿ ਨਤਨ 
ਯੁੱਗ, ਅਸਲ ਵਿਚ ਇਹ “ਨਵੀਨਤਾ ਦਾ ਪੰਘੂੜਾ'' ਸੀ । ਰ੍‌ 

ਭਾਰਤੀ ਪ੍ਰਾਇਦੀਪ ਦਾ ਸਭ ਤੋ" ਜ਼ਿਆਦਾ ਹਿੱਸਾ ਅਜਿਹੀਆਂ ਚੱਟਾਨਾਂ ਦਾ 
ਬਣਿਆ ਹੈ ਜੋ ਗਲੀਆਂ ਹੋਈਆਂ ਚੱਟਾਨਾਂ ਤੋ" ਠੋਸ ਰੂਪ ਵਿਚ ਆਇਆ ਹੈ । ਇਹ 


ਵਿਗਿਆਨਕ ਪ੍ਰਾਪਤੀਆਂ ਹੋ 


ਚੱਟਾਨਾਂ ਜਿਸ ਅਗਨ-ਕਿਰਿਆ ਵਲ ਇਸ਼ਾਰਾ ਕਰਦੀਆਂ ਹਨ ਉਹ ਖਾਸ ਖਾਸ ਜੁੱਗਾਂ 
ਵਿਚ ਹੋਈ ਵਾਪਰੀ ਸੀ ਅਤੇ ਇਸ ਵਿਚਲੀ ਸਮੇ'-ਦੂਰੀ ਦਾ ਸਹੀ ਸਹੀ ਅਨੁਮਾਨ 
ਲਾਉਣਾ ਅਜੇ ਸੋਭਵ ਨਹੀ' ਹੈ । 

ਇਸ ਪ੍ਰਾਇਦੀਪ ਦੇ ਪੂਰਬੀ ਅਤੇ ਦੱਖਣੀ ਭਾਗ ਸੈਸਾਰ ਦੇ ਅਤਿ ਪ੍ਰਾਚੀਨ ਖੂ-ਤਲਾਂ 
ਚੋ ਹਨ । ਇਸ ਦੇ ਕੁਝ ਹਿੱਸੇ ਤਾਂ ਸਾਡੇ ਗਹਿ ਦੀ ਉਸ ਆਦਿ ਕਾਲੀ ਪੱਪੜੀ ਦੇ 
ਅੰਸ਼ ਹਨ ਜਦ ਇਹ ਪਹਿਲਾਂ ਪਹਿਲ ਗੈਸੀ ਜਾਂ ਤਰਲ ਅਵਸਥਾ 'ਚੋ ਠੰਡੀ ਅਤੇ 
ਸੰਘਣੀ ਹੋ ਕੇ ਠੌਸ ਬਣੀ ਸੀ । 

ਸਮੇ ਸਮੋ ਅੰਦਰੋ“ ਹੋਰ ਪਿਘਲਦੀਆਂ ਹੋਈਆਂ ਚੱਟਾਨਾਂ ਪੱਪੜੀ ਨੂੰ ਪਾੜ ਕੇ 
ਨਿਕਲੀਆਂ ਅਤੇ ਦਰਾੜਾਂ ਵਿਚ ਇੰਜ ਜੰਮ ਗਈਆਂ ਜਿਵੇ' ਪੁਰਾਣੀਆਂ ਚੱਟਾਨਾਂ ਵਿਚ 
ਚਾਦਰਾਂ ਜਾਂ ਦੀਵਾਰਾਂ ਉੱਭਰ ਆਈਆਂ ਹੋਣ । ਧਰਤੀ ਜਦੋ“ ਨਵੀ” ਨਵੀ” 
ਬਣੀ ਸੀ ਉਂਦੋ' ਉਸ ਵਿਚ ਹੋਣ ਵਾਲੇ ਮੁੱਢਲੇ ਉਤਾਰ ਚੜ੍ਹਾਵਾਂ ਦਾ ਪਤਾ ਉਹਨਾਂ 
ਜਟਿਲ ਤਹਿਆਂ 'ਚੋ` ਮਿਲਦਾ ਹੈ ਜੋ ਪੁਰਾਣੀਆਂ ਚੱਟਾਨਾਂ ਵਿਚ ਬਣ ਗਈਆਂ । 
ਪ੍ਰਿਥਵੀ ਦੀ ਹਲਚਲ ਨਾਲ ਵਿਸ਼ਾਲ ਖੇਤਰਾਂ ਵਿਚ ਮੁੱਢਲੀਆਂ ਚੱਟਾਨਾਂ ਟੁੱਟ ਕੇ ਬੁਰੀ 
ਤਰ੍ਹਾਂ ਪਿਸ ਗਈਆਂ ਹਨ ਅਤੇ ਇਹ ਕਹਿਣਾ ਸੈਭਵ ਨਹੀ ਕਿ ਇਹ ਕਿਸ ਤਰ੍ਹਾਂ 
ਬਣੀਆਂ ਹਨ । ਇਸ ਤਰ੍ਹਾਂ ਦੇ ਆਦਿ ਕਾਲੀ ਭੂ ਚਿੱਤਰ ਉੱਤੇ ਬਹੁਤ ਚਿਰ ਬਾਅਦ 
ਜੀਵਾਂ ਦੀ ਪਹਿਲਾਂ ਪਹਿਲ ਉਤਪਤੀ ਹੋਈ ਸੀ (ਪਾਣੀ ਵਿਚ) ਅਤੇ ਇਸੇ ਉੱਤੇ 
ਪ੍ਰਿਥਵੀ ਦੀ ਤਹਿ ਦਰ ਤਹਿ ਪੱਪੜੀ ਬਣੀ । ਸਮਾਂ ਲੰਘਣ ਨਾਲ ਇਸ ਪੱਪੜੀ ਦਾ 
ਜ਼ਿਆਦਾ ਕਰਕੇ ਹਿੱਸਾ ਤਬਾਹ ਹੋ ਗਿਆ ਅਤੇ ਪੁਰਾਣੀ ਤਹਿ ਨੰਗੀ ਹੋ ਗਈ ਹੈ । ਪਰ 
ਚੱਟਾਨੀ ਤਹਿਆਂ ਦੇ ਕੂਝ ਅੰਸ਼ ਅਜੇ ਵੀ ਬਚੇ ਹੋਏ ਹਨ । ਇਹ ਮਹਾਂ ਨਦੀ, ਗੋਦਾਵਰੀ 
ਅਤੇ ਨਰਮਦਾ ਦੇ ਪੁਰਾਣੇ ਦਹਾਕਿਆਂ ਵਿਚ ਕੌਡ ਵਰਗੀਆਂ ਡੂੰਘੀਆਂ ਸੱਤਾਂ ਵਿਚ 
ਅਤੇ ਤ੍ਰਿਚਨਾਪੱਲੀ ਤੋ ਕਟਕ ਤਕ ਪੂਰਬੀ ਤਟ ਦੇ ਕੰਢੇ ਕੰਢੇ ਬਾਹਰੀ ਖੰਡਾਂ ਦੇ ਰੂਪ 
ਵਿਚ ਸੁਰੱਖਿਅਤ ਹਨ । ਇਹ ਭੰਡਾਰ ਮੁੱਖ ਰੂਪ ਵਿਚ ਝੀਲਾਂ ਅਤੇ ਨਦੀਆਂ ਵਿਚ 
ਪਏ ਹਨ ਪਰੇ ਅੰਸ਼ਿਕ ਰੂਪ ਵਿਚ ਉਹਨਾਂ ਘੱਟ ਡੂਘੇ ਸਮੁੰਦਰਾਂ ਵਿਚ ਵੀ ਪਏ ਹਨ 
ਜੋ ਉੱਤਰ ਅਤੇ ਪੂਰਬ 'ਚੋ` ਧਰਤੀ ਨੂੰ ਹੜ੍ਹ ਆਉਦੇ ਸਨ । ਇਹਨਾਂ ਤਹਿਆਂ ਵਿਚ 
ਜੋ ਵੱਡਮੁੱਲੇ ਪ੍ਰਮਾਣ ਜਮ੍ਹਾਂ ਹਨ ਉਹਨਾਂ ਤੋਂ ਜਲਵਾਯੂ ਵਿਚ ਹੋਏ ਵੱਡੇ ਵੱਡੇ 
ਪਰਿਵਰਤਨਾਂ ਅੰਤੇ ਜੀਵਾਂ ਅਤੇ ਬਨਸਪਤੀ ਦੇ ਉਸ ਲੌਮੇ ਸਿਲਸਿਲੇ ਦਾ ਪਤਾ ਲੱਗਾ 
ਹੈ ਜੋ ਉਸ ਵਿਸ਼ਾਲ ਦੱਖਣੀ ਮਹਾਂਦੀ੫ ਉੱਤੇ ਹੋਏ ਜਿਸ ਦਾ ਭਾਰਤ ਕਦੇ ਅਨਿੱਖੜ` 
ਅੰਗ ਸੀ । ਜਿੱਥੋ” ਤਾਈ' ਸਾਨੂੰ ਪਤਾ ਹੈ ਜਦੋ" ਤੋ" ਮੂਲ ਪੱਪੜੀ ਬਣੀ ਹੈ ਸਿਵਾਏ 
ਸਮੁੰਦਰ ਦੀਆਂ ਅਸਥਾਈ ਮਾਰਾਂ ਦੇ ਦੱਖਣ ਦੀ ਪਠਾਰ ਝੂਖੰਡ ਦੇ ਰੂਪ ਵਿਚ ਹੀ 
ਰਹੀ ਹੈ ।'' ਰ੍ 

ਉਦਗਮ ਕਾਲ ਦੇ ਪਹਿਲਾਂ ਦੇ ਦੱਖਣ ਬਾਰੇ ਉਹ ਚਰਚਾ ਕਰਦੇ ਰਹਿੰਦੇ ਹਨ- 


50 ਬੀਰਬਲ ਸਾਹਨੀ 


“ਹੋਠਲੀ ਨਰਮਦਾ ਦੇ ਖੇਤਰ ਵਿਚ ਵੀ ਉੱਤਰੀ ਸਾਗਰ ਨੇ ਭੂਮੀ ਨੂੰ ਢਾਹ ਲਾਈ ਹੈ, 
-ਪਰ ਇੱਥੋਂ ਦਾ ਜੀਵ ਸੌਸਾਰ ਵੱਖਰੀ ਤਰ੍ਹਾਂ ਦਾ ਹੈ ਕਿਉਕਿ ਪਠਾਰ ਦੇ ਡੱਕੇ ਨਾਲ 
`'ਇਹ ਦੱਖਣੀ ਸਾਗਰ ਤੋ ਕੱਟਿਆ ਹੋਇਆ ਹੈ । ਉੱਤਰੀ ਜੀਵ ਸੋਸਾਰ ਦੀ ਜ਼ਿਆਦਾ 
ਸਮਾਨਤਾ ਯੂਰਪੀ ਜੀਵ ਸੈਸਾਰ ਨਾਲ ਹੈ,..ਅਸਲ ਵਿਚ ਇੱਕੋ ਹੀ ਸਾਗਰ ਇਕ 
ਪਾਸਿਉ' ਯੂਰਪ ਅਤੇ ਦੂਜੇ ਪਾਸਿਉ' ਤਿੱਬਤ ਅਤੇ ਚੀਨ ਤਕ ਫੈਲਿਆ ਹੋਇਆ ਹੈ । 

“ਪਰ ਸਾਡੇ ਪੱਛਮੀ ਡੱਟ ਦਾ ਇਸ ਕਾਲ ਵਿਚ ਕੌਈ ਚਿੰਨ੍ਹ ਨਹੀ” ਦਿੱਸਦਾ । 
ਜਾਂ ਤਾਂ ਭਾਰਤ ਅਫ਼ਰੀਕਾ ਤੋਂ ਅਲੱਗ ਨਹੀ” ਹੋਇਆ ਸੀ ਅਰਥਾਤ ਸੰਭਵ ਹੈ ਕਿ 
ਇਹ ਪੱਛਮ ਵਲ ਦੀ ਧਰਤੀ ਦਾ ਇਕ ਵੱਡਾ ਖੰਡ ਆਪਣੇ ਨਾਲ ਲੈ ਆਇਆ । 
ਇਸ ਖੇਤਰ ਨੂੰ ਡੁਬੋ ਦੇਣ ਨਾਲ ਭਾਰਤ ਅਤੇ ਅਫ਼ਰੀਕਾ ਵਿਚਲਾ ਪਾੜਾ ਵਧ ਕੇ 
ਅਰਬ ਸਾਗਰ ਦੀ ਚੌੜਾਈ ਜਿੰਨਾ ਹੋ ਜਾਏਗਾ । ਸਾਡਾ ਤਿੰਨ ਬਾਹੀਆ, ਟਾਪੂ ਵਰਗਾ, 
ਵਿਸ਼ਾਲ ਦੱਖਣ ਕਿਸੇਂ ਲੰਗਰ ਵਿਹੂਣੇ ਬੋੜੇ ਵਾਂਗ ਆਪਣੀ ਯਾਤਰਾ ਜਾਰੀ ਰੱਖੋਗਾ । 

'ਧਰਤ ਵਾਸੀਆਂ ਵਿਚ ਡਾਇਨੌਸਾਰ ਮੱਧ ਪ੍ਰਦੇਸ ਦੇ ਵਣਾਂ ਵਿਚ ਬਹੁਤਾਤ ਵਿਚ 
`ਮਿਲਦੇ ਹਨ । ਉਹਨਾਂ ਵਿਚੋ“ ਅਨੇਕਾਂ ਐਸੇ ਹਨ ਜੋ ਵਿਸ਼ੇਸ਼ ਰੂਪ ਵਿਚ ਭਾਰਤ ਵਿਚ 
ਹੀ ਮਿਲਣ ਵਾਲੀਆਂ ਕਿਸਮਾਂ ਦੇ ਹਨ, ਪਰ ਇਹ ਬੜੀ ਅਸਚਰਜ ਦੀ ਗੱਲ ਹੈ ਕਿ 
ਉਹਨਾਂ ਦੇ ਸਭ ਤੋਂ“ ਨਿਕਟ ਸੰਬੋਧੀ ਮੋਡਗਾਸਕਰ ਅਤੇ ਦੱਖਣੀ ਅਮਰੀਕਾ ਦੇ 
ਡਾਇਨੌਸਾਰ ਹਨ । ਇਸ ਦਾ ਮਤਲਬ ਹੈ ਕੌਈ ਨਾ ਕੋਈ ਜ਼ਮੀਨੀ ਸੰਬੰਧ ਜ਼ਰੂਰ 
ਬਣਿਆ ਰਿਹਾ ਹੋਏਗਾ ਜਿਸ ਕਰਕੇ ਇਹ ਰੀ'ਗਣੇ ਜੀਵ ਇਕ ਦੂਸਰੇ ਦੇ ਬਾਵਾਂ 'ਤੇ 
ਆਉਦੇ ਜਾਂਦੇ ਰਹੇ ਹੌਣਗੇ । ਪਰ ਉਹਨਾਂ ਦੀਆਂ ਨਸਲਾਂ ਛੋਤੀ ਛੋਤੀ ਮਿਟਦੀਆਂ 
ਜਾ ਰਹੀਆਂ ਹਨ । ਭਾਰਤੀ ਡਾਇਨੌਸਾਰ ਦੇ ਅੰਤਿਮ ਜੀਵ ਜਬਲਪੁਰ ਦੇ ਨੇੜੇ 
-ਲਮਹੇਟਾਘਾਟ ਦੀ ਤਹਿ ਵਿਚ ਅਤੇ ਵਰਧਾ ਦੇ ਦੱਖਣ ਪੂਰਬ ਵਿਚ ਵਾਰੋਰਾ ਦੇ ਨੇੜੇ 
`'ਪਿਸਡੂਰਾ ਪਿੰਡ ਵਿਚ ਦੱਬੇ ਪਏ ਹਨ ।` 


5. ਕਸ਼ਮੀਰ ਦੀ ਕਰੇਵਾ ਸ਼੍ਰੇਣੀ 


ਕਸ਼ਮੀਰੀ ਨਾਂ ਕਰੋਵਾ ਚਪਟੀ ਚਬੂਤਰਾਕਾਰ ਜਾਂ ਪਠਾਰੀ ਧਰਤੀ ਲਈ ਵਰਤਿਆ 
ਜਾਂਦਾ ਹੈ । ਇਹ ਪਠਾਰੀ ਧਰਤੀ ਘਾਟੀ ਦੇ ਵਿਸ਼ਾਲ ਭਾਗ ਵਿਚ ਵਿਸ਼ੇਸ਼ ਕਰ ਜਿਹਲਮ 
ਨਦੀ ਦੇ ਖੱਬੇ ਪਾਸੇ ਫੈਲੀ ਹੋਈ ਹੈ । ਰ੍ 

ਬਹੁਤ ਪਹਿਲਾਂ 1916 ਵਿਚ ਪ੍ਰੋਫ਼ੈਸਰ ਸਾਹਨੀ ਨੇ ਕਸ਼ਮੀਰ ਦੇ ਕਰੇਵਾ ਭੰਡਾਰਾਂ 
'ਵਿਚ ਬਹੁਤ ਸਾਰੇ ਅਜਿਹੇ ਪੁਰਾਬਨਸਪਤੀ ਵਿਗਿਆਨਕ ਪ੍ਰਮਾਣ ਵਿਖਾਏ ਸਨ ਜੋ 
'ਉਹਨਾਂ ਦੇ ਪਲੀਸਤੋਸੀਨ ਉਤਾਰ ਚੜ੍ਹਾਵਾਂ ਦੇ ਸਿੱਧਾਂਤ ਦੀ ਪੁਸ਼ਟੀ ਕਰਦੇ ਹਨ । 
ਢਹਮਾਲੀਆ ਦੀ ਚੋਟੀ ਉੱਤੇ ਸਮੁੰਦਰੀ ਜੀਵਾਂ ਜੀਵਾਸ਼ਮੀ ਅਵਿਸ਼ੇਸ਼ਾਂ ਦੀ ਹੋਦ ਅਤੇ 


ਵਿਗਿਆਨਕ ਪ੍ਰਾਪਤੀਆਂ 51 


ਕਸ਼ਮੀਰੀ ਪਰਬਤਾਂ ਦੀਆਂ ਵਧੀਆਂ ਢੁਲਾਨਾਂ ਝੀਲਾਂ ਵਿਚਲੇ ਭੰਡਾਰਾਂ ਵਿਚੋ" ਮਿਲਣ 
ਵਾਲੇ ਜਲ-ਪੌਦਿਆਂ ਅਤੇ ਜੀਵਾਂ ਦੀ ਰਹਿੰਦ-ਖੂੰਹਦ ਦੇ ਮਿਲਣ ਤੋ" ਸਾਧਾਰਣ ਲੌਕਾਂ 
ਨੇ ਇਹ ਗ਼ਲਤ ਧਾਰਨਾ ਬਣਾ ਲਈ ਸੀ ਕਿ ਕਦੇ ਮਹਾਂ ਸਾਗਰ ਵਿਚ ਪਰਬਤ ਦੀਆਂ 
ਚੋਟੀਆਂ ਡੁੱੀਆਂ ਹੋਈਆਂ ਸਨ ਅਤੇ ਝੀਲਾਂ ਉੱਚੇ ਥਾਵਾਂ 'ਤੇ ਸਨ । ਜਲ ਪੰਦਿਆਂ 
ਅਤੇ ਜੀਵਾਂ ਜਲ ਜੀਵਾਂ ਦੇ ਜੀਵਾਸ਼ਮ ਅਵਿਸ਼ੇਸ਼ ਜਿਹਨਾਂ ਵਿਚ ਇਹਨਾਂ ਪੰਦਿਆਂ ਅਤੇ 
ਜੀਵਾਂ ਦੀਆਂ ਆਧੁਨਿਕ ਜਾਤੀਆਂ ਵੀ ਸ਼ਾਮਲ ਹਨ, ਝੀਲਾਂ ਦੇ ਭੰਡਾਰਾਂ ਵਿਚ 
ਪੀਰ ਪੰਜਾਲ ਸ਼੍ਰੇਣੀ ਦੀਆਂ ਢਲਾਨਾਂ 'ਤੇ ਇੰਨੀ ਉਚਾਈ ਤੇ ਮਿਲਦੇ ਹਨ ਕਿ ਉੱਥੇ 
ਇਹ ਜਾਤੀਆਂ ਅੱਜ ਕੱਲ੍ਹ ਨਹੀ” ਰਹਿ ਸਕਦੀਆਂ । ਪ੍ਰੰਫ਼ੈਸਰ ਨੇ ਇਹਨਾਂ ਉੱਚ ਪੱਧਰੀ 
ਭੈਡਾਰਾਂ ਦੇ ਮਹੱਤਵ ਦੀ ਵਿਆਖਿਆ (ਜਿਨ੍ਹਾਂ ਨੂੰ ਭੂਵਿਗਿਆਨਕ ਕਰੇਵਾ ਸ਼੍ਰੋਣੀ ਦੇ 
ਨਾਂ ਨਾਲ ਜਾਣਦੇ ਹਨ) ਇਸ ਤਰ੍ਹਾਂ ਕੀਤੀ -- ''ਇਸ ਵਿਚ ਸ਼ੱਕ ਨਹੀ” ਕਿ ਗ੍ਰਲਮਰਗ 
(8,800 ਫੁੱਟ) ਦੇ ਨੇੜੇ ਸਥਿਤ ਬੀਵਾਸ਼ਧਾਰੀ ਰਹਿੰਦ (ਤਲਛਟ) ਪੀਰ ਪੰਜਾਬ ਦੀਆਂ 
ਉੱਤਰ ਪੱਛਮੀ ਢਲਾਨਾਂ ਤੇ ਮਿਲਣ ਵਾਲੀ ਮਿੱਟੀ, ਰੋਤ ਅਤੇ ਬੱਜਰੀ ਦੀਆਂ ਹੋਰ 
ਰਹਿੰਦਾਂ ਵਾਂਗ ਕਿਸੇ ਝੀਲ ਦੇ ਵਿਚ ਸਥਾਪਿਤ ਸਨ, ਜਿਵੇ“ ਕਿ ਡਾ. ਸਟੇਵਰਟ ਦਾ 
ਮੱਤ ਹੈ । ਪਰ ਜਿਸ ਅਤਿ ਉੱਚੀ ਥਾਂ ਇਸ ਦਾ ਤਲ ਹੁਣ ਦਿਸਦਾ ਹੈ ਉੱਥੇ ਉਹ 
ਝੀਲ ਕਦੇ ਵੀ ਨਹੀ” ਸੀ । ਇਹ ਗੱਲ ਅਸਚਰਜਜਨਕ ਜ਼ਰੂਰ ਪ੍ਰਤੀਤ ਹੋਵੇਗੀ, ਪਰ 
ਇਹ ਝੀਲ ਕਈ ਹਜ਼ਾਰ ਫੁੱਟ ਹੇਠਾਂ ਉਸੇ ਪੱਧਰ 'ਤੇ ਸਥਿੱਤ ਹੁੰਦੀ ਹੋਏਗੀ ਜਿਸ 'ਤੇ 
ਕਸ਼ਮੀਰ ਦੀ ਮੁੱਖ ਘਾਟੀ ਹੈ । ਜਦ ਇਹ ਪੌਦੇ ਅਤੇ ਪ੍ਰਾਣੀ ਜਿਹਨਾਂ ਦੇ ਜੀਵਾਸ਼ਮ 
11,000 ਫੁੱਟ ਜਾਂ ਉਸ ਤੋਂ ਜ਼ਿਆਦਾ ਉੱਚਾਈ 'ਤੇ ਹੁਣ ਮਿਲਦੇ ਹਨ, ਇਸ ਝੀਲ 
ਜਾਂ ਇਸ ਦੇ ਆਸੇ ਪਾਸੇ ਭਰਪੂਰਤਾ ਵਿਚ ਸਨ, ਉਦੋਂ" ਤੋ ਇਹ ਰਹਿੰਦ ਆਪਣੀ 
ਮੂਲ ਥਿਤਗੀ (ਹਾਰੀਜਾਂਟਲ) ਸਥਿਤੀ ਤੋ“ ਉੱਪਰ ਉੱਠ ਗਏ ਹਨ ਅਤੇ ਪੀਰ ਪੰਜਾਬ 
ਦੇ ਉਂਛਾਲੇ ਨਾਲ ਘੱਟ ਤੋ ਘੱਟ ਪੰਜ ਹਜ਼ਾਰ ਫੁੱਟ ਉੱਪਰ ਸੁੱਟ ਦਿੱਤੇ ਗਏ ਹਨ 1'' 
ਕਰੇਵਾ ਸ਼੍ਰੇਣੀ ਦੀ 10,600 ਫੁੱਟ ਦੀ ਉਚਾਈ ਤੋ ਉੱਤੇ ਜੋ ਬਨਸਪਤੀ ਸੈਸਾਰ 
ਮਿਲਦਾ ਹੈ ਉਸ ਦਾ ਚਰਿਤਰ 4,000-6,000 ਫੁੱਟ ਦੀ ਉਚਾਈ ਉੱਤੇ ਉੱਗਣ 
ਵਾਲੇਂ ਉਪਤਪਤ-ਖੰਡੀ ਵਰਖਾ ਵਾਲੇ ਸੰਘਣੇ ਵਣਾਂ ਵਿਚ ਮਿਲਣ ਵਾਲੇ ਬਨਸਪਤੀ 
ਸੋਸਾਰ ਨਾਲ ਮਿਲਦੇ ਜੁਲਦੇ ਹਨ । ਭਾਰਤ ਵਿਚ ਅਸਾਧਾਰਣ ਉਚਾਈ ਉੱਤੇ ਗਰਮ 
ਬਨਸਪਤੀ ਸੌਸਾਰ ਰਿਹਾ ਹੋਏਗਾ, ਇਹਦਾ ਸਪਸ਼ਟੀਕਰਣ ਦੇਣਾ ਮੁਸ਼ਕਿਲ ਹੈ 1 ਪ੍ਰੋਫ਼ੈਸਰ 
ਫ੍ਰੇਡਰਿਕ ਈ. ਜਿਊਨੇਟ ਅਨੁਸਾਰ “ਇਹਦਾ ਸਪੱਸ਼ਟੀਕਰਣ ਕੇਵਲ ਦੋ ਤਰ੍ਹਾਂ ਦਿੱਤਾ 
ਜਾ ਸਕਦਾ ਹੈ । ਜਾਂ ਤਾਂ ਕਰੇਵਾ ਕਾਲ ਵਿਚ ਜਲਵਾਯੂ ਇਹੋ ਜਿਹੀ ਸੀ ਕਿ ਵਿਚਾਰ 
ਅਧੀਨ ਬਨਸਪਤੀ ਸੋਸਾਰ ਅੱਜ ਕੱਲ੍ਹ ਅਨੁਸਾਰ 5,000 ਫੁੱਟ ਤੋ" ਜ਼ਿਆਦਾ ਦੀ 
'ਉਚਾਈ ਉੱਤੇ ਉੱਗ ਸਕਦਾ ਸੀ ਭਾਵ ਜਿਹਨਾਂ ਤਹਿਆਂ ਵਿਚ ਇਹ ਬਨਸਪਤੀ 
-ਸੈਸਾਰ ਹੈ, ਉਹ ਉਹਨਾਂ ਦੇ ਉੱਗਣ ਤੋ" ਬਾਅਦ ਪ੍ਰਿਥਵੀ ਦੀ ਹਲਚਲ ਦੇ ਕਾਰਨ 


52 ਬੀਰਬਲ ਸਾਹਨੀ 


ਉੱਪਰ ਉੱਠ ਗਏ “' ਕਰੇਵਾ ਤਹਿਆਂ ਦੇ ਨਿਰਮਾਣ ਕਾਲ ਵਿਚ ਜਲਵਾਯੂ ਵਿਚ` 
ਪਰਿਵਰਤਨ ਹੋਏ, ਇਹ ਸੈਭਵ ਹੈ, ਕਿਉਕਿ ਇਸ ਸ਼੍ਰੇਣੀ ਵਿਚ ਅਨੁਵਰਸ਼ਸਰੀ 
ਭੰਡਾਰ ਮਿਲਦੇ ਹਨ । ਇਹਨਾਂ ਤੋ ਹਿਮਨਦੀ ਅਵਸਥਾਵਾਂ ਦਾ ਪਤਾ ਲੱਗਦ” ਹੈ । 
ਸਾਹਨੀ ਹੋਰਾਂ ਦੇ ਮੱਤ ਅਨੁਸਾਰ, “ਹਿਮਨਦੀ ਅਵਸਥਾਵਾਂ ਮੰਨ ਲੈਣ ਨਾਲ ਅਸਾਧਾਰਣ 
ਨੀਵੀ" ਉਚਾਈ ਉੱਤੇ ਮਿਲਣ ਵਾਲੋਂ ਠੰਡੇ ਜਲਵਾਯੂ ਦੇ ਬਨਸਪਤੀ ਸੈਸਾਰ ਦਾ 
ਸਪਸ਼ਟੀਕਰਣ ਆਸਾਨੀ ਨਾਲ ਦਿੱਤਾ ਜਾ ਸਕਦਾ'', "ਸਾਹਨੀ ਅਤੇ ਹੋਰ ਲੋਕਾਂ 
ਅਨੁਸਾਰ ਇਹ ਉੱਥਾਨ ਕੇਵਲ ਪੀਰ ਪੰਜਾਲ ਸ਼੍ਰੇਣੀ ਦੇ ਨਿਰਮਾਣ ਨਾਲ ਹੀ ਸੰਭਵ 
ਹੋ ਸਕਦੀ ਹੈ । ਪੀਰ ਪੰਜਾਲ ਸ਼੍ਰੇਣੀ ਦਾ ਨਿਕਟ ਉੱਥਾਨ ਉਸ ਵਿਸ਼ਾਲ ਉੱਥਾਨ ਦਾ 
ਇਕ ਛੌਟਾ ਜਿਹਾ ਹਿੱਸਾ ਹੈ ਜਿਸ ਨੇ ਇਕ ਪਾਸੇ ਮੁੱਖ ਹਿਮਾਲਾ ਪਰਬਤਮਾਲਾ ਨੂੰ 
ਪ੍ਰਭਾਵਤ ਕੀਤਾ ਹੈ ਅਤੇ ਦੂਸਰੇ ਪਾਸੇ ਪੰਟਵਾਰ ਪਠਾਰਾਂ ਨੂੰ (ਜੋ ਹੁਣ ਪਾਕਿਸਤਾਨ 
ਵਿਚ ਰਾਵਲ ਅਤੇ ਜਿਹਲਮ ਵਿਚਕਾਰ ਹਨ ।) ਇਸ ਉੱਥਾਨ ਤੋਂ ਪਹਿਲਾਂ ਹੀ ਸੋਸਾਰ 
ਦੇ ਇਸ ਹਿੱਸੇ ਵਿਚ ਮਨੁੱਖ ਰਹਿਣ ਲੱਗ ਪਿਆ ਸੀ । 

ਪ੍ਰੋਫੋਜਰ ਸਾਹਨੀ ਅਨੁਸਾਰ ''...ਅਨੇਕ ਸਥਾਨਾਂ 'ਤੇ ਕਰੇਵਾ ਤਹਿਆਂ ਇਕ 
ਪੁਰਾਤਨ ਚੱਟਾਨੀ ਤਲ 'ਤੇ ਆਧਾਰਿਤ ਹਨ, ਜਿਸ ਉੱਤੇ ਕਦੇ ਹਿਮਨਦਾ ਨਾਲ ਖਰੌਚਾਂ 
ਪੈ ਗਈਆਂ ਜਾਂ ਮਲੌਮੀ ਆ ਗਈ ਅਤੇ ਇਹਨਾਂ ਚਿੰਨ੍ਹਾਂ ਨੂੰ ਪਛਾਨਣ ਵਿਚ ਗ਼ਲਤੀ 
ਨਹੀ” ਹੋ ਸਕਦੀ । ਇਹ ਚਿੰਨ੍ਹ ਹਿਮਨਦਾਂ ਦੁਆਰਾ ਚੱਟਾਨੀ ਖੰਡਾਂ ਨੂੰ ਬਰਫ਼ ਦੇ 
ਅਤਿਅੰਤ ਭਾਰ ਨੂੰ ਆਪਣੇ ਨਾਲ ਖਿੱਚ ਕੇ ਲੈ ਜਾਣ ਨਾਲ ਬਣੇ ਹਨ । ਹੋਰਨੀ' 
ਥਾਈ" ਜੀਵਾਸ਼ਮਮਈ ਮ੍ਰਿਤਕਾ ਮਿਲਦੀਆਂ ਹਨ । ਜਿਹਨਾਂ ਵਿਚ ਸ਼ੀਤੌਸ਼ਣ ਜਲਵਾਯੂ 
ਦੇ ਜੀਵਨ ਦੇ ਪ੍ਰਮਾਣ ਮਿਲਦੇ ਹਨ । ਉਦਾਹਰਣ ਵਜੋ ਵਰਤਮਾਨ ਤਾਜ਼ੇ (ਅਲਵਣ) 
ਜਲ ਵਿਚ ਰਹਿਣ ਵਾਲੇ ਪ੍ਰਾਣੀਆਂ ਦੇ ਕਵਚ ਅਤੇ ਕੌਕਾਲ ਜਾਂ ਜਾਣੋਂ ਪਛਾਣੋਂ 
ਵਣ-ਬਿਰਖਾਂ ਦੀਆੰ ਪੱਤੀਆਂ ਜੋ ਨਿਸ਼ਚੇ ਹੀ ਹਿਮਨਦੀ ਮੂਲ ਦੇ ਭੋਡਾਰਾਂ ਦੇ ਨਾਲ 
ਅੰਤਰ-ਤਹੀ ਹਨ ਜੋ ਉੱਤਰ ਧਰੁਵੀ ਅਵਸਥਾਵਾਂ ਦੇ ਪ੍ਰਤੀਕ ਹਨ ।''...ਗੁਲਮਰਗ 
ਦੇ ਹੀ ਚਰਾਦਾਂ ਬਣੇ ਹਿਮਮਲਬੇ ਦੇ ਹੇਠਾਂ (ਜਿਹਨਾਂ ਨਾਲ ਇੰਨੇ ਵਧੀਆ ਗੋਲਫਲਿੰਕ 
ਬਣੇ ਹਨ) ਜੀਵਾਸ਼ਮੀ ਅੰਤਰ-ਹਿੰਮਨਦੀ ਮ੍ਰਿਤਕਾਵਾਂ ਵਲੋਵੇ` ਖਾਂਦੇ ਨਾਲਿਆਂ ਦੇ 
ਕਿਨਾਰਿਆਂ 'ਤੇ ਅਨੇਕ ਥਾਵਾਂ ਉੱਤੇ ਦਿੱਸਦੇ ਹਨ । ਉਹਨਾਂ ਵਿਚ ਕੁਝ ਤਾਂ ਸਾਡੀ 
ਪਾਦਮ ਰਹਿੰਦ ਦੇ ਕਾਰਨ ਕਾਲੀਆਂ ਨਜ਼ਰ ਆਉਂਦੀਆਂ ਹਨ, ਕੁਝ ਹੋਰ ਭੂਰੇ ਨੀਲੇ 
ਰੌਗ ਦੀਆਂ ਹੁੰਦੀਆਂ ਹਨ, ਤਾਜੇ ਪਾਣੀ ਦੇ ਮੌਲਸਕਾ ਵਿਸ਼ੇਸ਼ਕਰ ਗੈਸਟ੍ਰੋਪਾਡ ਦੇ ਖੌਲਾਂ 
ਨਾਲ ਭਰੀਆਂ ਪਈਆਂ ਹਨ । ਇਹ ਉਂਸ ਵੇਲੇ ਦੀ ਯਾਦ ਦਿਵ'ਉੱ'ਦੇ ਹਨ ਜਦੋ” 
ਇਹ ਖੇਤਰ ਕਾਫੀ ਨੀਵੀ” ਪੱਧਰ 'ਤੇ ਸੀ ਅਤੇ ਪ੍ਰਾਣੀ ਜੀਵਾਂ ਨਾਲ ਭਰੀ ਝੀਲ ਨਾਲ 
ਢੱਕਿਆ ਹੋਇਆ ਸੀ । ਇਸ ਤੋਂ ਪਿੱਛੋਂ' ਠੰਡੀ ਹਵਾ ਦੀ ਲਹਿਰ ਆਈ ਅਤੇ ਉਦੋ" 
ਟੋਸ਼ਮੈਦਾਨ ਅਤੇ ਹੁਣ ਅਫਰਵਟ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਪਹਾੜੀਆਂ 'ਚੋ” 


`ਵਿਗਿਆਨਕ ਪ੍ਰਾਪਤੀਆਂ 53 


ਹਿਮਨਦ ਆਪਣੇ ਰਾਹ ਵਿਚਲੋਂ ਖੌਲਾਂ ਦੇ ਟੁੱਟੇ ਮਲਬੇ ਦੇ ਨਾਲ ਝੀਲ ਵਿਚ ਆ 
ਪਏ । ਬਰਫ਼ ਦੇ ਅੰਤਮ ਰੂਪ 'ਚ ਪਿਘਲ ਜਾਣ ਤੋ ਬਾਅਦ ਰੇਤ ਮਿੱਟੀ ਅਤੇ ਵੱਖ ਵੱਖ 
ਅਕਾਰਾਂ ਦੇ ਨ੍ਕੀਲੇਂ ਘਸੇ ਹੋਏ ਪੱਥਰਾਂ ਦਾ ਮਠਬਾ ਟਿੱਲਿਆਂ ਦੇ ਰੂਪ ਵਿਚ ਰਹਿ 
ਗਿਆ, ਘੱਟੋ ਘੱਟ ਜਿਹੋ ਜਿਹੇ ਉਹ ਅੱਜ ਕੱਲ੍ਹ ਨਜ਼ਰ ਆਉਦੇ ਹਨ ।' 

ਇਹ ਕਸ਼ਮੀਰ ਦੀ ਬਹੁ ਚਰਚਿਤ ਪ੍ਰੰਪਰਾਗਤ ਰਵਾਇਤ ਨਾਲ ਮੇਲ ਖਾਂਦਾ ਹੈ 
ਜੋ ਅਨਾਦੀ ਕਾਲ ਤੋ" ਚਲੀ ਆ ਰਹੀ ਹੈ ਅਤੇ ਜਿਸ ਅਨੁਸਾਰ ਕਸ਼ਮੀਰ ਦੀ ਘਾਟੀ 
ਪਹਿਲਾਂ ਇਕ ਝੀਲ ਸੀ । ਕਸ਼ਮੀਰ ਦੇ ਕੁਦਰਤੀ ਲੱਛਣ ਵੀ ਇਥੋ" ਦੀ ਪ੍ਰਪਤਾ ਨਾਲ 
ਭਲੀ ਭਾਂਤ ਮੋਲ ਖਾਂਦੇ ਹਨ । ਡਲ, ਮਾਨਸਬਲ, ਵਲ੍ਰ ਅਤੇ ਸੈਕੜੇ ਹੋਰ ਝੀਲਾਂ ਜੋ 
ਕਸ਼ਮੀਰ ਦੇ ਭੂਦ੍ਰਿਸ਼ 'ਤੇ ਖਿੱਲਰੀਆਂ ਪਈਆਂ ਹਨ, ਇਸ ਵਿਸ਼ਾਲ ਨਵੀਨ ਯੁੱਗ ਦੀ 
ਝੀਲ ਦੇ ਛੌਟੇ ਹੁੰਦੇ ਗਏ ਅੰਗ ਹੀ ਹਨ ਜਿਜ ਢੇ ਕੰਢਿਆਂ 'ਤੇ ਪੁਰਾ-ਪੱਥਰਯੁੱਗੀ ਮਨੁੱਖ 
ਵੱਸਦਾ ਸੀ । 


6. ਸਿਪਤਿ ਦੀ ਪੇ ਸ਼੍ਰੇਣੀ 


1937 ਵਿਚ ਪ੍ਰੋਫੈਸਰ ਸਾਹਨੀ ਨੇ ਡਬਲਿਊ-ਗੋਥਨ ਨਾਲ ਇਕ ਲੋਖ ਪ੍ਰਕਾਸ਼ਿਤ 
ਕੀਤਾ ਜਿਸ ਵਿਚ ਸਿਪਤਿ ਦੀ ਪੋ ਜ੍ਰੋਣੀ 'ਚ ਪ੍ਰਾਪਤ ਕੁਝ ਮਹੱਤਵਪੂਰਣ ਹੇਠਲੋ 
ਕਾਰਬਨੀ ਪੌਦਿਆਂ ਦਾ ਵਰਣਨ ਸੀ । ਪੋ ਸ਼੍ਰੇਣੀ ਦਾ ਨਾਮ ਸਿਪਤਿ ਦੇ ਪੋ ਪਿੰਡ ਦੇ 
ਨਾਮ 'ਤੇ ਰੱਖਿਆ ਗਿਆ ਹੈ, ਜਿਸ ਦੇ ਆਸ ਪਾਸ ਜੀਵਾਸ਼ਮ ਮਿਲੇ ਸਨ । ਇਹਨਾਂ 
ਵਿਚ ਸਲੇਟੀ ਪੱਥਰ ਅਤੇ ਕਵਾਰਜਾਈਟ ਦੋ ਹਜ਼ਾਰ ਫੁੱਟ ਹਨ ਜਿਹਨਾਂ ਨਾਲ ਕਨਾਵਰ 
ਦਾ ਉੱਪਰਲਾ ਭਾਗ ਬਣਦਾ ਹੈ । ਇਹ ਸ਼੍ਰੋਣੀ ਦੋ ਹਿੱਸਿਆਂ ਵਿਚ ਵੰਡੀ ਜਾ ਸਕਦੀ 
ਹੈ । ਹੇਠਲੇ ਹਿੱਸੇ ਵਿਚ ਮੁੱਖ ਰੂਪ ਵਿਚ ਕਾਲੇ ਰੈਗ ਦੇ ਸਲੇਟੀ ਪੱਥਰ ਹਨ ਜੋ ਅਗਨ 
ਅੰਤਰਤਰੌਗਾਂ ਨਾਲ ਬਹੁਤ ਬਦਲ ਗਏ ਹਨ ਪਰ ਸਬਾਨੀ ਤੌਰ 'ਤੇ ਸਲੇਟੀ ਪੱਥਰ 
ਅਬਦਲ ਹਨ ਅਤੇ ਉਹਨਾਂ ਵਿਚ ਪੱਤਿਆਂ ਦੇ ਅੰਸ਼ਾਂ ਦੀ ਛਾਪ ਮਿਲਦੀ ਹੈ । ਸ਼੍ਰੇਣੀ 
ਦੇ ਉਤਲੇ ਭਾਗ ਨੂੰ ਪੇਨੇਸਟੇਲਾ ਕਹਿੰਦੇ ਹਨ ਅਤੇ ਉਹ ਸਮੁੰਦਰੀ ਰੁੱਖ ਪੌਦਿਆਂ ਨਾਲ 
ਭਰਿਆ ਪਿਆ ਹੈ । 

ਇਹਨਾਂ ਜੀਵਾਸ਼ਮਾਂ ਦੀ ਪਹਿਚਾਨ ਪਹਿਲਾਂ ਹੀ ਜ਼ੀਲਰ (26116) ਦੁਆਰਾ 
ਹੋ ਚੁੱਕੀ ਹੈ ਅਤੇ ਉਪ੍ਰੋਕਤ ਦੌਵਾਂ ਲੇਖਕਾਂ ਨੇ ਉਹਦੇ ਨਤੀਜੇ ਦੀ ਪੁਸ਼ਟੀ ਕੀਤੀ ਜਿਸ ਦਾ 
ਅਰਥ ਹੈਂ ਕਿ ਉਹ ਜੀਵਾਸ਼ਮ ਹਿੰਮਨਦਾਂ ਦੇ ਪਹਿਲਾਂ ਦੇ ਬਨਸਪਤੀ ਸੈਸਾਰ ਦੀ ਬਾਕੀ 
ਸਨ । ਇਹ ਬਨਸਪਤੀ ਸੈਸਾਰ ਗੋੱ'ਡਵਾਨਾਂ ਦੇ ਹੋਰ ਹਿੱਸਿਆਂ ਵਿਚ ਵੀ ਮਿਲੇ ਹਨ 
ਅਤੇ ਇੰਝ ਪ੍ਰਤੀਤ ਹੁੰਦਾ ਸੀ ਕਿ ਉਹ ਗਲੌਂਬ 'ਤੇ ਤਕਰੀਬਨ ਸਮਾਨ ਰੂਪ ਵਿਚ ਵੰਡੇ 
ਹੋਏ ਸਨ । ਗੋੱਡਵਾਨਾ ਹਿੰਮਦਨ ਦੀ ਭੂਵਿਗਿਆਨਕ ਉਮਰ ਦੇ ਵਿਵਾਦੀ ਪ੍ਰਸ਼ਨ ਦੇ 


54 ਬੀਰਬਲ ਸਾਹਨੀ 


ਬਾਰੇ ਉਹਨਾਂ ਦੀ ਰਾਇ ਸੀ ਕਿ ਹਿੰਮਯੁਗ ਕਾਰਬਨੀ ਕਾਲ ਦੇ ਅੰਤ ਦੇ ਬਹੁਤ ਪਹਿਲਾਂ 
ਹੀ ਆ ਗਿਆ ਹੋਏਗਾ । 

ਬਰਫ ਉੱਤਰੀ ਗੌਲਾਰਥ ਤੋ' ਦੱਖਣੀ ਗੋਲਰਥ ਤਕ ਫੈਲ ਗਈ ਸੀ ਜਿਸ ਦੇ 
ਕਾਰਨ ਜੀਵਨ ਦੇ ਅਨੇਕ ਰੂਪ ਪ੍ਰਿਥਵੀ ਦੋ ਤਲ ਤੋ ਮਿਟ ਗਏ ਸਨ । ਦਲਦਲਾਂ 
`ਚੋਂ ਪਾਣੀ ਨਿਕਲ ਜਾਣ ਨਾਲ ਉਹ ਸੁੱਕ ਗਈਆਂ ਸਨ । ਸਭ ਪਾਸੇ ਵੱਡੀਆਂ ਵੱਡੀਆਂ 
ਪਰਬਤ ਸ਼੍ਰੋਣੀਆਂ ਨਜ਼ਰੀ' ਪੈੱ'ਦੀਆਂ ਸਨ । ਸਥਾਨੀ ਅਤੇ ਜਲ ਵਿਚਲੋਂ ਪੌਦਿਆਂ 
ਅਤੇ ਜੀਵਾਂ ਨੂੰ ਜੀਵਤ ਰਹਿਣ ਲਈ ਹੋਰ ਤਰੀਕੇ ਅਪਨਾਉਣੇ ਪਏ । ਵੱਡੀਆਂ ਵੱਡੀਆਂ 
ਦਲਦਲਾਂ ਅਤੇ ਬਿਰਖਾਂ ਦੇ ਜਣਨਅੰਗ ਅਲੌਪ ਹੋ ਗਏ ਅਤੇ ਭੂਮੀ ਦੀ ਪ੍ਰਤੀਕਿਰਿਆ 
ਬਦਲੀ ਹੋਈ ਜਲਵਾਯੂ ਵਿਚ ਅਨੇਕ ਤਰ੍ਹਾਂ ਹੋਈ । ਹਿੰਮਯੁੱਗ ਦੇ ਵਿਚ ਹੀ ਪ੍ਰਸੰਗਕ 
ਪ੍ਰਫੁਲਤਾ ਦੇ ਅੰਤਰ-ਹਿੰਮਨਦ ਕਾਲ ਵੀ ਆਏ ਜਦੋ” ਪੰਦਿਆਂ ਅਤੇ ਜੀਵਾਂ ਦਾ ਵਾਧਾ 
ਹੋਇਆ ਅਤੇ ਕੁਝ ਜਾਤੀਆਂ ਨੇ ਪ੍ਰਾਸੰਗਿਕ ਠੰਡੀ ਜਲਵਾਯੂ ਨਾਲ ਕੁਝ ਹੱਦ ਤਕ 
ਰਾਬਤਾ ਬਣਾ ਲਿਆ । ਅਜੋਕੇ ਮੌਕਿਆਂ 'ਤੇ ਸਾਹਨੀ ਨੇ ਇਸ ਮੱਤ ਨਾਲ ਆਪਣੀ 
ਸਹਿਮਤੀ ਪ੍ਰਗਟ ਕੀਤੀ ਕਿ ਹਿੰਮਯੁਗ ਨੇ _ਵਿਸ਼ਵਵਿਆਪੀ ਬਨਸਪਤੀ ਸੋਸਾਰ 
ਗਲੋਸੋਪਟੇਰਿਸ ਦੀ ਚੌਧਰ ਨੂੰ ਭੈਗ ਕਰ ਦਿੱਤਾ । 


7. ਰਾਜਮਹਲ ਸ਼੍ਰੇਣੀ 


ਜੁਰੈਸਿਕ ਰਾਜਮਹਲ ਬਨਸਪਤੀ ਸੰਸਾਰ ਦੇ ਗੋ'ਡਵਾਨਾ 'ਤੇ ਹੀ ਖੋਜ ਕਰਨ ਦੀ 
ਸਭ ਤੋਂ ਜ਼ਿਆਦਾ ਧੁਨ ਪ੍ਰੋਫ਼ੈਸਰ ਸਾਹਨੀ ਨੂੰ ਸ਼ੀ । ਉਲਡਹਮ, ਮਾਰਿਸ, ਫਿਸਟਮੈ'ਟਲ 
ਵਰਗੇ ਭੂਵਿਗਿਆਨੀਆਂ ਨੇ ਪਹਿਲਾਂ ਹੀ ਰਾਜਮਹਲ ਪਹਾੜੀਆਂ ਦੇ ਉਪਰੀ ਗੋਡਵਾਨਾ 
ਤਹਿਆਂ 'ਤੇ ਖੋਜ ਕਾਰਜ ਕੀਤਾ ਸੀ, ਪਰ ਹੁਣ ਸਾਹਨੀ ਦੀ ਖੋਜ ਦੇ ਨਾਲ ਇਕ ਨਵੇ' 
ਯੁੱਗ ਦਾ ਆਰੰਭ ਹੋਇਆ । ਉਹਨਾਂ ਨੇ ਵੱਡੀ ਗਿਣਤੀ ਵਿਚ ਦਿਲਚਸਪ ਅਤੇ ਵਿਸ਼ੇਸ਼ 
ਜੀਵਾਸ਼ਮੀ ਪੌਦਿਆਂ ਦੀ ਖੋਜ ਕੀਤੀ । ਉਹਨਾਂ ਨੂੰ ਕੁਝ ਨਵੀਆਂ ਜਾਤੀਆਂ ਅਤੇ ਦੋ 
ਨਵੇ ਵੱਸ ਓਨਥੀਓਡਿਨਡਰਾਨ ਅਤੇ ਰਾਜਮਹਾਲੀਆ ਮਿਲੋਂ । ਭਾਵੇ ਰਾਜਮਹਲ 
ਸਮੱਗਰੀ ਵਿਚ ਛਾਪੇ ਅਤੇ ਅਸ਼ਮੀਭੂਤ ਦੋਵੇ" ਨਮੂਨੇ ਮਿਲੇ, ਪਰ ਉਸ ਖੇਤਰ ਵਿਚ 
ਮਿਲੋ ਪੌਦਿਆਂ ਵਿਚ ਅਸ਼ਮੀਭੂਤ ਪਦਾਰਥ ਹੀ ਉਹਨਾਂ ਦੀ ਖੌਜ ਦੇ ਪ੍ਰਮੁੱਖ ਵਿਸ਼ੇ ਬਣੇ । 

ਪ੍ਰੋਫੈਸਰ ਸਾਹਨੀ ਦੇ ਖੋਜ, ਕਾਰਜ ਦੇ ਮਹੱਤਵਪੂਰਣ ਯੋਗਦਾਨਾਂ ਵਿਚ ਉਹਨਾਂ ਦੇ 
ਜੀਵਾਸ਼ਮ ਵਿਲੀਅਮਸੋਨੀਆ ਸਿਵਾਰਡਿਆਨ' (1932 ਐਫ਼) ਦਾ ਅਧਿਅਨ ਵੀ ਸੀ । 
ਇਸ ਬੇਨੇਟਿਟੇਲਸ ਸ਼੍ਰੇਣੀ ਦੇ ਬਾਰੇ ਵਿਚ ਪਹਿਲਾਂ ਨਾਲੋ" ਵਰਤਮਾਨ ਗਿਆਨ. 
ਵਿਚ ਚੋਖਾ ਵਾਧਾ ਹੋਇਆ । ਭਾਵੇ ਰਾਜਮਹਲ ਸ਼੍ਰੇਣੀ ਵਿਚ ਇਸ ਸਮੂਹ ਦੇ ਤਣਿਆਂ, 
ਪੱਤਿਆਂ, ਅਤੇ ਤਥਾਕਥਿੱਤ ਫੁੱਲਾਂ (ਵਰਤਮਾਨ ਪੌਦਿਆਂ ਵਿਚ ਫੁੱਲ ਨਹੀ” ਹੁੰਦੇ) ਦੇ 
ਰੂਪ ਵਿਚ ਹੋ'ਦ ਦਾ ਪਤਾ ਸੀ ਪਰ ਕੇਵਲ ਇਕ ਨਮੂਨੇ ਨੂੰ ਛੱਡ ਕੇ ਹੋਰ ਸਭਨਾਂ 


ਵਿਗਿਆਨਕ ਪ੍ਰਾਪਤੀਆਂ 55. 


ਵੱਖ ਵੱਖ ਟੁੱਕੜਿਆਂ ਵਿਚ ਸਨ ਅਤੇ ਇਸ ਲਈ ਇਕ ਹੀ ਪੌਦੇ ਦਾ ਨਿਰਮਾਣ ਮੁਸ਼ਕਿਲ 
ਸੀ । ਪ੍ਰੰਫੈਸਰ ਸਾਹਨੀ ਦੀ ਜਾਂਚ ਮੁੱਖ ਰੂਪ ਵਿਚ ਬਿਹਾਰ ਦੇ ਸੋਥਾਲ ਪਰਗਣੇ ਜ਼ਿਲ੍‌ 
ਵਿਚ ਸਥਿਤ ਅਮਰਪਾਰਾ ਤੋਂ” ਪ੍ਰਾਪਤ ਦੋ ਨਮੂਨਿਆਂ ਤੇ ਕੇ“ਦਰਿਤ ਸੀ । ਇਹ ਫੁੱਲ 
ਵਿਲੀਅਮ ਸੋਨੀਆ ਸਕੋਟਿਕਾ ਦੇ ਫੁੱਲ ਦੇ _ਵਰਣਨ ਨਾਲ ਇਕਦਮ ਮਿਲਦਾ ਸੀ 
ਅਤੇ ਸਾਵਧਾਨੀ ਨਾਲ ਉਹਨਾਂ ਦੀ ਤੁਲਨਾ ਕਰ ਕੇ ਪ੍ਰੋਫੋਸਰ ਸਾਹਨੀ ਨੋ ਇਹ ਸਾਬਤ 
ਕੀਤਾ ਕਿ ਇਹ ਫੁੱਲ ਅਜਿਰੇ ਪੌਦੇ ਦੀ ਕਿਸਮ ਦਾ ਸੀ ਜਿਸ ਦੇ ਬਕਲੈਂਡੀਆ ਇੰਡੀਕਾ 
ਨਾਲ ਤਣੇ ਅਤੇ ਟੀਲੌਫਾਈਨਮ ਪੱਤੇ ਹੁੰਦੇ ਹਨ । ਉਹਨਾਂ ਨੇ ਪੌਦੇ ਦਾ ਨਾਮ 
ਵਿਲੀਅਮਸੋਨੀਆ ਸਿਵਾਰਡਿਆਨਾ ਰੱਖਿਆ । ਰਾਜਮਹੱਲ ਸ਼੍ਰੋਣੀ ਦੇ ਨਿਪਾਨਿਆ ਅਤੇ 
ਅਮਰਪਾਰ ਵਿਚ ਇਤ ਜਿਲਕੀ ਪਰਤਦਾਰ ਪੱਥਰ ਮਿਲਦਾ ਹੈ ਜਿਸ ਵਿਚ ਅਸ਼ਮੀਭੂਤ 
ਪੰਦਿਆਂ ਦੀ ਚੌਖੀ ਰਹਿੰਦ ਪੂਰੀ ਤਰ੍ਹਾਂ ਸੁਰੱਖਿਅਤ ਰੂਪ ਵਿਚ ਮਿਲਦੀ ਹੈ । ਪ੍ਰੰਫ਼ੈਜਰ 
ਸਾਹਨੀ ਨੇ ਇਹਨੂੰ ਇਕੱਠਿਆਂ ਕਰਨ ਲਈ ਖਾਸ ਸਫ਼ਰਾਂ ਦਾ ਪ੍ਰਬੰਧ ਕੀਤਾ ਅਤੇ 
ਆਪਣੇ ਵਿਦਿਆਰਥੀਆਂ ਅਤੇ ਸਹਾਇਕਾਂ ਨਾਲ ਮਿਲ ਕੇ ਬਹੁਤ ਵੱਡ) ਗਿਣਤੀ ਵਿਚ 


ਇਹਨਾਂ ਨਮੂਨਿਆਂ ਨੂੰ ਇਕੱਠਾ ਕੀਤਾ । ਅਸਲ ਵਿਚ ਆਪਣੀ ਮੌਤ ਤੋ" ਪਹਿਲਾਂ 


ਜਿਹੜੀ ਅੰਤਮ ਯਾਤਰਾ ਉਹਨਾਂ ਕੀਤੀ ਉਹ ਇਸੇ ਖੇਤਰ ਦੀ ਸੀ । 


8. ਪੇੱਟਾਕਸਾਇਲਾੀ 


ਪ੍ਰੋਫੈਸਰ ਸਾਹਨੀ ਵਲੋ ਰਾਜਮਹੱਲ ਪਹਾੜੀਆਂ ਦੇ ਜੀਵਾਸ਼ਮੀ ਖੇਤਰਾਂ ਵਿਚੋ” 
ਪ੍ਰਾਪਤ ਜ਼ਿਆਦਾ ਤਰ ਸਮੱਗਰੀ ਸਿਲਕੀਭੂਤ ਸੀ ਅਤੇ ਚੰਗੀ ਤਰ੍ਹਾਂ ਸੁਰੱਖਿਅਤ ਸੀ 
ਪਰ ਉਸ ਵਿਚ ਕੁਝ ਛਾਪੇ ਵੀ ਸਨ । ਬਿਹਾਰ ਦੇ ਸੈਥਾਲ ਪਰਗਣੇਂ, ਅਮਰਪਾਰਾਂ ਜ਼ਿਲ੍ਹੇ 
ਵਿਚ ਡੁਮਰਚਿਰ ਦੇ ਨੇੜੇ ਰਾਜਮਹੱਲ ਪਹਾੜੀਆਂ ਵਿਚ ਸਥਿੱਤ ਨਿਪਾਨੀਆ ਪਿੰਡ 
ਵਿਚੋਂ ਜਿਲਪੱਥਰੀ ਜੀਵਾਸ਼ਮ ਵੱਡੀ ਸੰਖਿਆ ਵਿਚ ਮਿਲੋ । ਉਹ ਇਕੋ ਸੋਘਣੇ ਦੁਜੋਲੇ 
ਪਰਤਦਾਰ ਪੱਥਰ ਦੀ ਮੌਟੀ ਤਹਿ ਵਿਚੋ" ਮਿਲੇ । ਇਹ ਪੱਥਰ ਸੰਭਾਵੀ ਰੂਪ ਵਿਚ 
ਜੀਵਾਸ਼ਮੀ ਝੀਲ ਭੈਡਾਰ ਵਿਚੋਂ ਸੀ । ਅਲੂਣ ਪਾਣੀ ਦੇ ਇਹ ਪਰਤਦਾਰ ਪੱਥਰ 
ਜਵਾਲਾਮੁਖੀ ਰਾਖ ਨਾਲ ਮਿਸ਼ਰਿਤ ਲਾਵੇ ਦਾ ਪ੍ਰਵਾਹ ਵਾਲੀ ਵਿਸ਼ਾਲ ਸ਼੍ਰੇਣੀ ਨਾਲ 
ਤਹਿ ਦਰ ਤਹਿ ਸਨ । ਦੱਖਣ ਦੀ ਪਠਾਰ ਨਾਲ ਮਿਲਦੇ ਇਹਨਾਂ ਜਵਾਲਾਮੁਖੀ 
ਪਰਤਦਾਰ ਪੱਥਰਾਂ ਤੋ ਚਬੂਹਤਰਾਨਮਾ ਪਹਾੜੀਆਂ ਬਣੀਆਂ ਜਿਹਨਾਂ ਨਾਲ ਦ੍੍‌ਿਸ਼ਭੂਮੀ 
ਵਿਲੱਖਣ ਅਤੇ ਮਨਮੌਹਣੀ ਲੱਗਦੀ ਹੈ । 

ਰਾਜਮਹਲ ਦੀਆਂ ਪਹਾੜੀਆਂ ਵਿਚੋ” ਬੜੇ ਮਹੱਤਵਪੂਰਣ ਨਮੂਨੇ ਮਿਲੇ ਅਤੇ 
ਪ੍ਰੈਫ਼ੈਜਰ ਸਾਹਨੀ ਨੇ ਉਥੋ" ਦੋ ਕੁਝ ਮਹੱਤਵਪੂਰਣ ਵੈਸਾਂ ਢਾ ਵਰਣਨ ਕੀਤਾ । ਇਹਨਾਂ 
ਵੇਸਾਂ ਵਿਚ ਹੋਮੋਕਿਸਲਾਨ, ਰਾਜਮਹਲੋ'ਸੀ, ਰਾਜਮਹਲੀਆ ਪੈਰੇਡਾਕਸਾ ਸ਼ਾਮਲ ਹਨ । 


56 ਬੀਰਬਲ ਸਾਹਨੀ 


ਪਰ ਜੀਵਾਸ਼ਮ ਬਨਸਪਤੀ ਵਿਗਿਆਨ ਵਿਚ ਪੁਰਾ ਬਨਸਪਤੀ ਵਿਗਿਆਨ ਵਾਸਤੋ 
`ਉਹਨਾਂ ਦਾ ਸਭ ਤੋ" ਮਹੱਤਵਪੂਰਣ ਯੋਗਦਾਨ ਇਕ ਅਸਾਧਾਰਣ ਮਹੱਤਵ ਵਾਲੋਂ 
ਅਨਾਵ੍ਰਿਤ ਬੀਜ ਜਿਮਨੌਸਪਰਮ ਦੀ ਖੋਜ ਸੀ । ਉਹਨਾਂ ਨੋ ਆਪਣੀ ਨਵੀ” ਖੋਜ ਦਾ 
ਨਾਮ ਪੇ'ਟਾਕਸਾਇਲੀ ਰੱਖਿਆ । ਨਿਪਾਨਿਆ ਅਤੇ _ਅਮਰਪਾਰਾ ਦੇ ਜੀਵਾਸ਼ਮਾਂ ਦੀ 
ਜਾਂਚ ਦੀ ਪ੍ਰਗਤੀ ਇਕ ਰੌਚਕ ਕਥਾ ਮਾਲਾ ਦੇ ਸਮਾਨ ਹੈ । ਟੀਨਿਓਪੇਟੇਰਿਸ ਵਸ 
ਦੀ ਸ਼ਕਲ ਦੇ ਅੰਤਰਗਤ ਫੁੱਲ-ਅੰਕਰ, ਸਾਈਕੇਡੇਲੀਜ ਅਤੇ ਬੇਨੋਟਿੱਲੀਜ ਦੇ ਹੋਣ ਦਾ 
ਪਤਾ ਸੀ । ਪ੍ਰੋਫ਼ੈਸਰ ਸਾਹਨੀ ਨੇ ਪਤਾ ਲਾਇਆ ਕਿ _ਨਿਪਾਨਿਆ ਪੱਤਿਆਂ ਦੀ 
ਮੱਧਪਸਣੀ ਵਿਚ ਮਧਿਆਦਿਦਾਰੂਕ ਸੈਵਹਨ ਪੁਲ ਦੀ ਸੰਰਚਨਾ ਵਰਤਮਾਨ ਸਾਈਕੈ'ਡੂਸ 
ਨਾਲ ਮਿਲਦੀ ਜੁਲਦੀ ਹੈ । ਪੋਟਾਕਸਾਇਲੀ ਸਮੂਹ ਦੇ ਲੱਛਣਾਂ ਵਿਚ ਕੌਨੀਫੋਰੇਲੀਜ਼, 
ਵੇਨਟਿਟੇਲੀਜ਼ ਅਤੇ ਸਾਈਕੀਡੇਲੀਜ ਦੇ ਲੱਛਣਾਂ ਦਾ ਮਿਸ਼ਰਣ ਹੈ । ਪਰ ਪੁੁਸ਼ਪਰਚਨਾ 
ਨੋਕ ਦੀ ਆਕਾਰਕੀ ਵਿਸ਼ੇਸ਼ ਕਰਕੇ ਤਣੇ ਦੀ ਬਣਤਰ ਅਲੱਗ ਸੀ । ਖੁਸ਼ਕਿਸਮਤੀ 
ਨੂੰ ਪੇਂਟਾਕਸਾਇਲੀ ਲਾਂਚ ਸਮੇ” ਸਿਰ ਅੰਤਮ ਪੜਾਅ ਤੇ ਪਹੁੰਚ ਗਿਆ ਅਤੇ ਪ੍ਰੋਫ਼ੈਸਰ 
ਸਾਹਨੀ ਦੇ ਆਖਰੀ ਲੇਖ ਵਿਚ ਸ਼ਾਮਿਲ ਕੀਤਾ ਜਾ ਸਕਿਆ । ਪ੍ਰੋਫ਼ੈਸਰ ਸਾਹਨੀ ਵਲੋ” 
ਕੀਤੀ ਗਈ ਆਖਰੀ ਖੋਜ ਦੇ ਮਹੱਤਵ ਨੂੰ ਧਿਆਨ ਵਿਚ ਰੱਖਦਿਆਂ ਇਹ ਉਚਿਤ 
ਸਮਝਿਆ ਗਿਆ ਕਿ ਬੀਰਬਲ ਸਾਹਨੀ ਪੁਰਾ ਬਨਸਪਤੀ ਵਿਗਿਆਨ ਸੈਸਥਾਨ ਦੀ 
ਸੀਲ ਉਹਨਾਂ ਵਲੋ" ਨਵੇ ਸਿਰਿਉ” ਸਿਰਜੇ ਪੋ'ਟਾਕਸਾਈਲ ਦੇ ਡੀਜ਼ਾਈਨ 'ਤੇ 
ਆਧਾਰਿਤ ਹੋਏ । 


9. ਲੂਣ ਸ਼੍ਰੇਣੀ 


1944 ਵਿਚ ਪ੍ਰੈਫੋਸਰ ਸਾਹਨੀ ਨੇ ਪੰਜਾਬ ਦੇ ਸਾਲਰੇਜ ਦੀਆਂ ਲੂਣ ਸ਼੍ਰੇਣੀਆਂ 
ਵਿਚ ਸੂਖ਼ਮ ਜੀਵਾਸ਼ਮਾਂ ਦੀ ਜਾਂਚ ਦਾ ਐਲਾਨ ਕੀਤਾ ਜਿਸ _ਤੋਂ` ਸਾਫ਼ ਤੌਰ 'ਤੇ ਪਤਾ 
ਲੱਗਦਾ ਹੈ ਕਿ ਲੂਣ ਸ਼੍ਰੇਣੀਆਂ ਕੈ'ਬਰੀਅਨ ਕਲਪ (ਕੈ'ਬਰੀਅਨ ਏਜ) ਦੀਆਂ ਨਹੀ” 
ਹੋ ਸਕਦੀਆਂ । ਇਹ ਜੁਰੈਸਕ ਦੇ ਬਾਅਦ ਦੀਆਂ, ਬਹੁਤ ਸੈਭਵ ਹੈ, ਆਦਿ ਨਵੀਨ 
ਯੁਗ (ਇਉਸੀਨ) ਦੀਆਂ ਹਨ । ਸੂਖ਼ਮ ਜੀਵਾਸ਼ਮ ਪਰਾਗਕਣਾਂ, ਅਧਿਚਰਮਸਤਰਾਂ, 
ਉਪਤਵਚਾ ਆਦਿ ਨੂੰ ਕਹਿੰਦੇ ਹਨ । 

ਸੱਠ ਵਰ੍ਹਿਆਂ ਤੋ" ਜ਼ਿਆਦਾ ਸਮੋ' ਤਕ ਲੂਣ ਸ਼੍ਰੇਣੀਆਂ ਦੇ ਕਾਲ ਦੇ ਸੁਆਲ ਨੇ 
ਭੂਵਿਗਿਆਨਕਾਂ ਨੂੰ ਉਲਝਣ ਵਿਚ ਪਾਇਆ ਹੋਇਆ ਸੀ, ਪਰ 1902 ਵਿਚ ਜਰਮਨੀ 
ਦੇ ਦੋ ਭੂਵਿਗਿਆਨਕਾਂ ਪ੍ਰੋਫ਼ੈਸਰ ਈ. ਕੋਕੇਨ ਅਤੇ ਡਾਕਟਰ ਐਫ਼ ਨੋਟਲਿੰਗ ਨੇ ਇਸ 
ਸਬੰਧ ਵਿਚ ਮੁਕਾਬਲਤਨ ਚਕ੍ਰਿਤ ਕਰਨ ਵਾਲੋਂ ਹੇਠ ਲਿਖੇ ਵਿਚਾਰ ਦਾ ਸੁਝਾਅ ਦਿੱਤਾ : 

“ਭਾਵੇ ਅਸਲ ਵਿਚ ਲੂਣ ਸ਼੍ਰਣੀਆਂ ਪੂਰਾਜੀਵੀ ਅਨੁਕ੍ਰਮ ਦੇ ਹੇਠਾਂ ਸਥਿਤ ਹਨ, 


ਵਿਗਿਆਨਕ ਪ੍ਰਾਪਤੀਆਂ 57 


ਫਿਰ ਵੀ ਭੂਵਿਗਿਆਨਕ ਰੂਪ ਵਿਚ ਉਸ ਤੋ" ਬਹੁਤ ਬਾਅਦ ਦੇ ਸਮੋ" ਦੀਆਂ ਹਨ । 
ਇਹ ਪ੍ਰਾਰੈਭਕ ਤੀਜੇ ਮਹਾਂਕਲਪ (ਇਉਸੀਨ) ਦੀਆਂ ਹਨ ।' ਉਹਨਾਂ ਅਨੁਸਾਰ 
ਇਹਨਾਂ ਦੇ ਹੇਠਾਂ ਰਹਿਣ ਦਾ ਕਾਰਨ ਇਕ ਵਿਸ਼ਾਲ ਧੱਕੇ ਵਾਲੀ ਹਰਕਤ ਹੈ । ਇਸ 
ਵੱਡੇ ਧੱਕੇ ਨੇ ਕੈਂਬਰੀਅਨ ਅਤੇ ਨਵੀਨ ਤਹਿਆਂ ਦੇ ਪੂਰੇ ਥੰਭੋਂ ਨੂੰ (ਜਿਹਨਾਂ ਦੀ 
ਖੋਜ ਰੁਖ਼ ਮੌਟਾਈ ਹਜ਼ਾਰਾਂ ਫੁੱਟ ਹੈ) ਕਈ ਮੀਲ ਦੱਖਣ ਵਲ ਧਕੇਲ ਦਿੱਤਾ । 
ਫਲਸਰੂਪ ਇਹ ਲੂਣੀ ਸ਼੍ਰੇਣੀ ਦੇ ਉੱਪਰ ਆ ਗਿਆ ਹੈ । 

ਖ਼ੋਵੜਾ ਦੀਆਂ ਲੂਣੀ ਸ਼੍ਰੇਣੀਆਂ ਵਿਚ ਪ੍ਰੰਫ਼ੈਸਰ ਸਾਹਨੀ ਦੀ ਬਚਪਨ ਤੋ” ਹੀ ਰੁਚੀ 
ਸੀ। ਉਦੋਂ“ ਉਹ ਗਰਮੀ ਦੀਆਂ ਛੁੱਟੀਆਂ ਵਿਚ ਉਸ ਖੇਂਤਰ ਦੇ 'ਟ੍ਰੇਕ' 'ਤੇ ਜਾਇਆ 
ਕਰਦੇ ਸਨ । ਇਸ ਸਮੱਸਿਆ ਵਲ ਪ੍ਰੰਫੈਸਰ ਸਾਹਨੀ ਦਾ ਧਿਆਨ ਬਹੁਤ ਦਿਨਾਂ ਤੋ” 
ਸੀ ਅਤੇ 1947 ਵਿਚ ਉਹਨਾਂ ਕਿਹਾ, “'...ਲੱਗਭਗ ਚਾਰ ਵਰ੍ਹੇ ਪਹਿਲਾਂ ਜਦੋ” 
ਵਿਦਿਆਰਥੀਆਂ ਦੇ ਇਕ ਜੱਥੇ ਨਾਲ ਮੋ ਖੇਵੜਾ ਦੀ ਲੂਣ ਦੀ ਖਾਨ ਵਿਚ ਗਿਆ 
ਸਾਂ ਉਦੋਂ' ਮੇਰੇ ਮਨ ਵਿਚ ਆਇਆ ਕਿ ਥੋਹੜੀ ਜਿਹੀ ਨਮਕੀਨ ਮਿੱਟੀ ਨੂੰ ਪਾਣੀ 
ਵਿਚ ਘੌਲ ਕੇ ਉਹਦੇ ਵਿਚੋ" ਲੂਣ ਵਾਲੇ ਪਾਣੀ ਦੀਆਂ ਕੁਝ ਬੂੰਦਾਂ ਨੂੰ ਸੂੂਖਮਦਰਸ਼ੀ 
(ਮਾਈਕਰੋਸਕੌਂਪ) ਨਾਲ ਵੇਖਾਂ । ਵਿਚਾਰ ਇਹ ਸੀ ਕਿ ਚੂੰਕਿ ਲੂਣ ਕਿਸੇ ਖਾੜੀ ਜਾਂ 
ਤਟਵਰਤੀ ਝੀਲ (ਲਗੂਨ) ਦੇ ਸਮੁੰਦਰੀ ਪਾਣੀ ਦੇ ਸੁੱਕਣ ਤੋ" ਬਣਿਆ ਹੋਏਗਾ । ਇਸ 
ਲਈ ਲੂਣੀ ਜਲ ਵਿਚ ਜੈਵਿਕ ਰਹਿੰਦ ਦੇ ਘੱਟੋ ਘੱਟ ਸੂਖ਼ਮ ਚਿੰਨ੍ਹ ਤਾਂ ਹੋਣਗੇ ਹੀ, ਜਿਸ 
ਤੋ` ਉਹਦੇ ਭੂਵਿਗਿਆਨਕ ਕਾਲ ਨੂੰ ਮਿਥਣ ਦਾ ਕੌਈ ਸਿਰਾ ਮਿਲ ਜਾਏਗਾ । ਸ਼ੱਕ 
ਠੀਕ ਹੀ ਨਿਕਲਿਆ । ਦੋਭਾਗੀ ਬੀਜ ਪੱਤੀਆਂ ਸ਼ੌਕੂ ਰੁੱਖਾਂ ਦੇ ਲੱਕੜ ਰੇਸ਼ਿਆਂ ਢੇ 
ਬਹੁਤ ਸਾਰੇ ਛੋਟੇ ਛੋਟੇ ਟੁੱਕੜੇ ਅਤੇ ਪਰਾਂ ਵਾਲ ਕੀੜਿਆਂ ਦੀ 'ਕਾਈਟਿਨੀ' ਰਹਿੰਦ 
ਮਿਲੀ । ਇਸ ਵਿਚ ਸੰਦੇਹ ਨਹੀ” ਕਿ ਇਹ ਟੁੱਕੜੇ ਪਾਣੀ ਵਿਚ ਵਹਿ ਕੇ ਆਏ ਸਨ 
ਜਾਂ ਹਵਾ ਵਿਚ ਉੱਡ ਕੇ ਉਸ `ਤੇ ਡਿੱਗੇ ਸਨ । ਇਹ ਤਾਂ ਸਪੱਸ਼ਟ ਸੀ ਕਿ ਜਦੋ” 
ਸਮੁੰਦਰ ਸੀ ਉਦੋ ਇਹ ਜੀਵ ਜਿਉ'ਦੇ ਸਨ ਅਤੇ ਲੂਣ ਸੋਭਾਵਿਤ ਤੌਰ 'ਤੇ ਕੈੱਬਰੀਅਨ 
ਜਿੰਨਾ ਪ੍ਰਾਚੀਨ ਨਹੀ" ਹੋ ਸਕਦਾ ।`' 

ਨਮੂਨੇ ਵਜੋ ਆਪਣੇ ਇਹਨਾਂ ਤਜਰਬਿਆਂ ਦੇ ਨਤੀਜੇ ਵਜੋ” ਪ੍ਰੋਫ਼ੈਸਰ ਸਾਹਨੀ ਨੇ 
ਨਤੀਜਾ ਕੱਢਿਆ ਕਿ ਪ੍ਰੋਫ਼ੈਸਰ ਕੌਕੇਨ ਅਤੇ ਪ੍ਰੌਫ਼ੈਸਰ ਨੌਂਟਲਿੰਗ ਦਾ ਸੁਝਾਅ ਠੀਕ 
ਹੀ ਸੀ । ਉਹਨਾਂ ਲਿਖਿਆ ਕਿ, "ਲੂਣ ਸ਼੍ਰੇਣੀਆਂ ਆਪਣੇ ਉੱਪਰ ਦੀਆਂ ਪਰਤਾਂ ਤੋ” 
ਬਹੁਤ ਬਾਅਦ ਦੇ ਸਮੇ' ਦੀਆਂ ਹਨ ਅਤੇ ਇਹਨੂੰ ਇਸ ਤਰ੍ਹਾਂ ਸਪੱਸ਼ਟ ਕੀਤਾ ਜਾ 
ਸਕਦਾ ਹੈ । ਆਦਿ ਨਵੀਨ ਕਲਪ (ਪੋਲਿਓਜ਼ੋਇਕ) ਦੀ ਪੂਰੀ ਸ਼੍ਰੇਣੀ ਅਤੇ ਉੱਪਰ 
ਸਥਿੱਤ ਤੀਜੇ ਕਲਪ (ਟੈਰੀਟਿਅਰੀ) ਤਕ ਦੀਆਂ ਪਰਤਾਂ ਉੱਤਰ ਤੋ ਦੱਖਣ ਵਲ 
ਕਈ ਮੀਲ ਤਕ ਅਣਦੇਹ ਘੁਸ ਆਈਆਂ ਹਨ । ਸੋਭਾਵਿਤ ਹੈ ਕਿ ਇਹ ਪਰਤਾਂ ਲੂਣ 
ਸ਼ੋਣੀ ਦੇ ਮੱਥੇ 'ਤੇ ਸਥਿੱਤ ਅਤਿਅੰਤ ਕੌਮਲ ਅਤੇ ਪਲਾਸਟਿਕ ਚੱਟਾਨੀ ਲੁਣ ਅਤੇ 


58 ਬੀਰਬਲ ਸਾਹਨੀਂ 


ਜਿਪਸਮ ਨਾਲ ਬਣੀ ਚੀਕਣੀ ਸਤਹ ਤੋ ਫਿਸਲ ਕੇ ਜਾਂ ਸਕੇਟਿੰਗ ਕਰਕੇ ਆ 
ਗਈਆਂ ਹੋਣ । 

ਪ੍ਰੋਫ਼ੈਸਰ ਹੈਲੋ ਨੇ ਵੀ ਇਹਨਾਂ ਸਿੱਧਾਂਤਾਂ ਦੀ ਪੁਸ਼ਟੀ ਕੀਤੀ ਅਤੇ ਟਿੱਪਣੀ ਕਰਦਿਆਂ 
ਕਿਹਾ, “ਇਸ ਦਾ ਅਰਥ ਹੈ ਕਿ ਪੁਰਾ ਜੀਵੀ ਅਤੇ ਮੱਧ ਜੀਵੀ ਪਰਤਾਂ ਦਾ ਸਮੁੱਚਾ 
ਪੈਕਟ, ਜਿਸ ਨਾਲ ਸਾਲਟ ਰੋਜ ਦੇ ਜ਼ਿਆਦਾ ਹਿੱਸੇ ਦੀ ਰਚਨਾ ਹੁੰਦੀ ਹੈ, ਬਹੁਤ 
ਵੱਡੇ ਧੱਕੇ ਦੁਆਰਾ ਹੇਠਾਂ ਸਥਿੱਤ ਲੂਣ ਪਰਬਤ ਦੇ ਉੱਪਰ ਸਰਕਾ ਦਿੱਤਾ ਗਿਆ ।” 

ਪਰ ਪ੍ਰੋਫ਼ੋਜਰ 'ਗੀ' ਅਤੇ ਕੁਝ ਹੋਰ ਭੂਵਿਗਿਆਨਕ ਪ੍ਰੌਫ਼ੈਜਰ ਸਾਹਨੀ ਦੀ 
ਪਰਿਕਲਪਨਾ ਨਾਲ ਸਹਿਮਤ ਨਹੀ ਹੋਏ । ਉਹਨਾਂ ਦੇ ਮੱਤ ਅਨੁਸਾਰ ਸਾਲਟ ਰੇ'ਜ 
ਦੀ ਲੂਣ ਸ਼੍ਰੇਣੀ ਆਪਣੇ ਆਪ ਪਰਤਦਾਰ ਸਿਲਸਿਲੇ ਵਿਚ ਹੈ ਇਸ ਲਈ ਪੂਰਵ 
ਕੈ'ਬਰੀਅਨ ਕਾਲ ਦੀ ਹੈ । ਪ੍ਰੋਫ਼ੈਸਰ 'ਗੀ' ਦੇ ਤਰਕਾਂ ਦਾ ਪ੍ਰੋਫ਼ੈਸਰ ਸਾਹਨੀ ਨੇ 1947 
ਵਿਚ ਇਹ ਉੱਤਰ ਦਿੱਤਾ : ''ਇਹ ਦੱਸਣ ਲਈ ਬਹੁਤ ਕੁਝ ਕਿਹਾ ਜਾ ਚੁੱਕਾ ਹੈ ਕਿ 
ਕੈੱਬਰੀਅਨ ਸਕੂਲ ਦੇ ਭੂਵਿਗਿਆਨਕ ਜਿਸ ਖੇਤਰ ਸਿੱਟਿਆਂ 'ਤੇ ਵਿਸ਼ਵਾਸ ਕਰਦੇ 
ਹਨ ਉਹ ਸਿੱਟੇ ਸਹੀ ਨਹੀ" ਹਨ । ਸਾਲਟ ਰੇ'ਜ ਦੇ ਇਸ ਸੁਆਲ ਨੇ ਇੰਨੇ ਦਿਨਾਂ 
ਤੋ” ਸਾਨੂੰ ਭਰਮ ਵਿਚ ਪਾਈ ਰੱਖਿਆ ਹੈ ਹੁਣ ਸਥਾਨਕ ਮਹੱਤਵ ਦੀ ਸਮੱਸਿਆ ਨਹੀ? 
ਰਹਿ ਗਈ । ਸਾਨੂੰ ਇਸ ਦਾ ਤਜਰਬਾ ਵਿਆਪਕ ਅਨੁਭਵ 'ਤੇ ਆਧਾਰਿਤ ਮਾਨਦੋਡਾਂ 
ਨਾਲ ਕਰਨਾ ਚਾਹੀਦਾ ਹੈਂ । ਚੱਟਾਨਾਂ ਦੀਆਂ ਗੁਆਹੀਆਂ ਅਤੇ ਜੀਵਾਸ਼ਮਾਂ ਦੀਆਂ 
ਗੁਆਹੀਆਂ ਵਿਚ ਕੋਈ ਵਿਵਾਦ ਨਹੀ ਹੋ ਸਕਦਾ । ਜਦੋ” ਦੋਵੇ” ਇਕ ਦੂਜੇ ਨਾਲ 
ਮਿਲਦੇ ਹੋਏ ਪ੍ਰਤੀਤ ਨਾ ਰੋਣ ਤਾਂ ਜੀਵਾਸ਼ਮੀ ਗੁਆਹੀ ਹੀ ਵਿਸ਼ਵਾਸ ਕਰਨ ਯੋਗ ਹੁੰਦੀ 
ਹੈ। ਸਤਰਕ੍ਰਮ ਵਿਗਿਆਨ (ਪੇਲਿਓਆਨਟਾਲੌਜੀ) ਵਾਸਤੇ ਖੇਤਰੀ ਪ੍ਰਮਾਣਾਂ ਤੱ” 
ਜੀਵਾਸ਼ਮ ਵਿਗਿਆਨ ਹੀ ਜਿਆਦਾ ਵਿਸ਼ਵਾਸਯੋਗ ਆਧਾਰ ਹੁੰਦਾ ਹੈ ।' 


10. ਆਸਾਮ ਦੇ ਤੀਜੇ ਕਲਪਾਂ 'ਤੇ ਕੀਤਾ ਕਮ 


ਪ੍ਰੋਫ਼ੈਸਰ ਸਾਹਨੀ ਨੇ ਆਸਾਮ ਦੇ ਤੀਜੇ ਕਲਪਾਂ ਦੇ ਸੂਖਮ ਬਨਸਪਤੀ ਸੈਸਾਰ 
`ਤੇ ਬਹੁਤ ਜ਼ਿਆਦਾ ਖੋਜ ਕੀਤੀ । ਉਹਨਾਂ ਨੇ ਇਹ ਕੌਮ ਬਰ੍ਹਮਾ ਆਇਲ ਕੌਪਨੀ 
ਵਾਸਤੇ ਕੀਤਾ । ਉਂਹਨਾਂ ਦੀ ਖੋਜ ਤੋ ਸਾਬਤ ਹੋ ਗਿਸਾ ਕਿ ਪੁਰਾ ਬਨਸਪਤੀ 
ਵਿਗਿਆਨਕ ਵਿਧੀਆਂ ਦੇ ਪ੍ਰਯੋਗ ਦੀਆਂ ਆਸਾਮ ਦੇ ਆਰਥਿਕ ਭੂਵਿਗਿਆਨ 
ਵਿਚ ਵੀ ਸਪੱਸ਼ਟ ਸੰਭਾਵਨਾਵਾਂ ਸਨ । ਆਪਣੇ ਜੀਵਨ ਦੇ ਪਿਛਲੇਂ ਵਰ੍ਹਿਆਂ 
ਵਿਚ ਉਹਨਾਂ ਦੀ ਰੁਚੀ ਵਿਸ਼ੇਸ਼ ਰੂਪ ਵਿਚ ਸੂਖ਼ਮ ਜੀਵਾਸ਼ਮ ਵਿਗਿਆਨ ਵਿਚ 
ਹੋ ਗਈ ਜਿਸ ਦੇ ਸੰਬੰਧ ਵਿਚ ਉਹਨਾਂ ਦਾ ਕਥਨ ਹੈ ਕਿ, 'ਪਿਛਲੋਂ ਕੁਝ ਦਹਾਕਿਆਂ 
ਵਿਚ ਸੂਖਮ ਜੀਵਾਸ਼ਮ ਵਿਗਿਆਨ ਨੇ ਉੱਨਤੀ ਕਰਕੇ ਭੂਵਿਗਿਆਨ ਵਿਚ ਬਹੁਤ 


ਵਿਗਿਆਨਕ ਪ੍ਰਾਪਤੀਆਂ 59` 


ਮਹੱਤਵਪੂਰਣ ਸਥਾਨ ਪ੍ਰਾਪਤ ਕਰ ਲਿਆ ਹੈ, ਵਿਸ਼ੇਸ਼ਕਰ ਤੇਲ ਲੱਭਤ ਵਿਚ ।'' 

ਭਾਰਤ ਵਿਚ ਉਹਨਾਂ ਨੇ ਜੀਵਾਸ਼ਮ ਬੀਜਅਣੂਆਂ ਅਤੇ ਪਰਾਗਕਣਾਂ 'ਤੇ ਖੌਜ 
ਕਰਕੇ ਪਹਿਲ ਕੀਤੀ । ਇਹ ਪਰਾਗਅਣੂ ਵਿਗਿਆਨ ਅਖਵਾਉ”ਦਾ ਹੈ । ਬੀਜਅਣੂਆਂ 
ਵਿਚ ਉਹਨਾਂ ਦੀ ਦਿਲਚਸਪੀ ਜ਼ਿਆਦਾਤਰ ਉਹਨਾਂ ਦੇ ਪ੍ਯੌਗ ਦੁਆਰਾ ਭਾਰਤੀ 
ਸਤਰਕ੍ਮ ਵਿਗਿਆਨ ਦੀਆਂ ਸਮੱਸਿਆਵਾਂ ਦਾ ਸਮਾਧਾਨ ਕੱਢਣ ਵਿਚ ਸੀ । ਸੂਖਮ 
ਜੀਵਾਸ਼ਮਾਂ ਦੀ ਸਮੱਗਰੀ ਤੋ“ ਭਾਰਤ ਦੇ ਤਥਾਕਥਿੱਤ ਜੀਵਾਸ਼ਮਹੀਣ ਪਰਬਤਾਂ ਦੇ 
ਭੂਗੋਲਿਕ ਸੰਬੰਧਾਂ ਦੇ ਵਰਗੀਕਰਣ ਵਿਚ ਬਹੁਤ ਜ਼ਿਆਦਾ ਸਹਾਇਤਾ ਮਿਲੀ । ਇਹਨਾਂ 
ਜੀਵਾਸ਼ਮਹੀਣ ਪਰਬਤਾਂ ਦਾ ਕਾਲ ਜਾਂ ਤਾਂ ਗਿਆਤ ਨਹੀ” ਸੀ ਜਾਂ ਵਿਵਾਦਪੂਰਣ 
ਸੀ । ਉਹਨਾਂ ਨੋ ਆਪਣੀਆਂ ਲੱਭਤਾਂ ਨਾਲ ਇਹ ਸਿੱਧ ਕਰ ਦਿੱਤਾ ਕਿ ਆਸਾਮ ਦੇ 
ਤੀਜੇ ਕਲਪੀ ਜੀਵਾਸ਼ਮਾਂ ਪੱਖ ਬਹੁਤ ਭਰਪੂਰ ਸਨ । ਉਹਨਾਂ ਦੀ ਬੜੀ ਤੀਬਰ ਇੱਛਾ 
ਸੀ ਕਿ ਆਧੁਨਿਕ ਭਾਰਤ) ਬਨਸਪਤੀ ਸੋਸਾਰ ਦੇ ਬੀਜਾਣੂਆਂ ਅਤੇ ਪਰਾਗਾਂ ਦਾ ਇਕ 
ਪ੍ਰਤੀਨਿਧ ਸੰਗ੍ਰਹਿ ਇਕੱਤਰ ਕੀਤਾ ਜਾਏ ਜਿਸ ਦਾ ਉਪਯੋਗ ਜੀਵਾਸ਼ਮ ਰੂਪਾਂ ਵਿਚ 
ਤੁਲਨਾ ਕਰਨ ਵਿਚ ਕੀਤਾ ਜਾ ਸਕੇ । ਇਸ ਉਦੇਸ਼ ਲਈ ਉਹਨਾਂ ਨੇ ਸੁਝਾਅ ਦਿੱਤਾ 
ਕਿ ਭਾਰਤ ਵਿਚ ਕੋਲੇ ਦੀਆਂ ਪਰਤਾਂ ਵਿਚ ਇਹ ਸਥਾਪਿਤ ਕਰਨ ਲਈ ਕੋਲੇ 'ਚੋ' 
ਮਿਲਣ ਵਾਲੇ ਬੀਜਾਣੂਆਂ ਅਤੇ ਛਿਲਾਂ ਦਾ ਬਾਕਾਇਦਾ ਅਧਿਅਨ ਕੀਤਾ ਜਾਏ । 
ਪਰਾਗਾਣੂ ਵਿਗਿਆਨ ਅਰਥਾਤ ਪ੍ਰਾਗਣੂਆਂ ਅਤੇ ਬੀਜਾਣੂਆਂ ਦੇ ਅਧਿਅਨ ਨੂੰ ਜੋ 
ਮਹੱਤਵ ਉਹਨਾਂ ਦੇ ਮਨ ਵਿਚ ਸੀ ਉਹ ਲਖਨਊ ਦੇ ਪੁਰਾ ਬਨਸਪਤੀ ਵਿਗਿਆਨ 
ਸੈਸਥਾਨ ਅਤੇ ਦੇਹਰਾਦੂਨ ਦੇ ਤੇਲ ਅਤੇ ਪ੍ਰਾਕ੍ਹਿਤਿਕ ਗੈਸ ਆਯੋਗ ਵਿਚ ਪਰਮਾਣੂ 
ਵਿਗਿਆਨ, ਨੌਲਾ ਪੁਰਾ ਬਨਸਪਤੀ ਵਿਗਿਆਨ ਅਤੇ ਤੇਲ ਸੂਖਮ ਜੀਵਾਸ਼ਮ ਵਿਗਿਆਨ 
ਦੇ ਵਿਭਾਗਾਂ ਦੇ ਖੌਹਲਣ ਤੋਂ" ਹੁਦਾ ਹੈ । 


11. ਭੂਵਿਗਿਆਨ ਵਿਚ ਸਾਹਨੀ ਦਾ ਯੋਗਦਾਨ 


1893 ਵਿਚ ਐਚ. ਡਬਲਿਉ. ਵਿਲੀਅਮਜ਼ ਨੇ ਪ੍ਰਿਥਵ) ਅਤੇ ਇਸ ਦੇ ਨਿਵਾਸੀਆਂ 
ਦੇ ਜਿਹਨਾਂ ਅਧਿਅਨਾਂ ਵਿਚ ਭੂਵਿਗਿਆਨਕ ਸਮਾਂ ਮਾਪਕਰਮ ਉਪਯੋਗ ਹੁੰਦਾ ਹੈ ਉਹਨਾਂ 
ਲਈ ਭੂਕਾਲਅਨੁਕਰਮਕੀ (ਜਿਉਂਕਰੌਨਾਲੌਜੀ) ਸ਼ਬਦ ਬਣਾਇਆ ਸੀ । ਉਹਨਾਂ ਦਾ 
ਅਤੇ ਅਮਰੀਕਾ ਦੇ ਪ੍ਰਸਿੱਧ ਭੂਵਿਗਿਆਨਕ ਚਾਰਲਸ ਸੂਚਰਟ ਦਾ ਮੱਤ ਸੀ ਕਿ 
ਭੂਕਾਲਅਨ੍‌ ਕਰਮੀ ਦੇ ਵਿਆਪਕ ਅਰਥ ਦੇ ਅੰਤਰਗਤ ਰਹਿੰਦ ਅਤੇ ਜੀਵਨ ਦੇ ਆਧਾਰ 
`ਤੇ ਪ੍ਰਿਥਵੀ ਦਾ ਕਾਲ ਨਿਰਧਾਰਿਤ ਕਰਨਾ ਵੀ ਸੀ । ਲੰਦਨ ਯੂਨੀਵਰਸਿਟੀ ਵਿਚ 
ਵਾਤਾਵਰਣੀ ਪੁਰਾਤਤਵ ਦੇ ਪ੍ਰੋਫ਼ੈਸਰ ਫ੍ਰੇਡਰਿਕ ਜਿਊਨਰ ਨੇ ਇਸ ਵਿਸ਼ੇ ਦਾ ਸਾਰੰਸ਼ 
ਦੱਸਦਿਆਂ ਲਿਖਿਆ ਹੈ, “ਵਿਲੀਅਮਜ਼ ਅਤੇ ਸੂਚਰਟ ਦੌਵਾਂ ਵਲੌਂ` ਦਿੱਤੀਆਂ 


60 ਬੀਰਬਲ ਸਾਹਨੀ 


ਪਰਿਭਾਸ਼ਾਵਾਂ ਵਿਚ ਭੂਕਾਲਅਨੁਕ੍ਰਮਕੀ ਅਤੇ ਸਤਰਿਕੀ ਦੇ ਡੂੰਘੇ ਸਥੈਧ ਉੱਤੇ ਜ਼ੋਰ 
ਦਿੱਤਾ ਗਿਆ ਹੈ ਅਤੇ ਕਿਹਾ ਕਿ ਭੂਰਿੰਦ ਦੀ ਸਤਰਕੀ ਬਹੁਤ ਹੱਦ ਤਕ ਪੁਰਾ ਬਨਸਪਤੀ 
ਵਿਗਿਆਨ ਉੱਤੇ ਆਧਾਰਿਤ ਹੈ । ਸੌਂ ਬੀਰਬਲ ਸਾਹਨੀ ਦਾ ਇਸ ਗੱਲ ਉੱਤੇ ਜ਼ੋਰ 
ਦੇਣਾ ਉਚਿੱਤ ਹੀ ਸੀ ਕਿ ਭੂਕਾਲਅਨ੍ਕ੍ਰਮਿਕੀ ਦੇ ਹੋਰ ਜ਼ਿਆਦਾ ਵਿਕਾਸ ਲਈ 
ਪੂਰਾ ਬਨਸਪਤੀ ਵਿਗਿਆਨ ਦਾ ਪ੍ਰੋਖ ਅਤੇ ਕੁਝ ਹੱਦ ਤਕ ਪ੍ਰਤੱਖ ਰੂਪ ਵਿਚ ਪ੍ਰਮੁੱਖ 
ਕਾਰਨ ਬਨਾਉਣਾ ਜ਼ਰੂਰੀ ਸੀ । 

ਜੀਵਾਸ਼ਮੀ ਪੰਦਿਆਂ ਦੇ ਅਧਿਅਨ ਵਿਚ ਬੜੀ ਅੜਚਨ ਪੈ ਗਈ ਸੀ ਕਿਉਕਿ 
ਭਾਰਤੀ ਭੂਵਿਗਿਆਨਕ ਭੂਕਾਲਅਨੁਕੂਮਿਕੀ ਵਿਚ ਉਹਨਾਂ ਦੇ ਮਹੱਤਵ ਨੂੰ ਸ਼ੱਕ ਦੀ 
ਨਜ਼ਰ ਨਾਲ ਵੇਖਦੇ ਸਨ । 1920 ਵਿਚ ਪ੍ਰੋਫ਼ੈਜਰ ਸੇਵਾਰਡ ਅਤੇ ਸਾਹਨੀ ਨੇ ਗੋੱਡਵਾਨਾ 
ਪੰਦਿਆਂ ਦੀ ਸੁਧਾਈ ਉੱਤੇ ਆਪਣੀ ਕਿਤਾਬ ਛਾਪੀ ਜੋ ਭਾਰਤੀ ਭੂਵਿਗਿਆਨ ਅਤੇ 
ਪੁਰਾਬਨਸਪਤੀ ਵਿਗਿਆਨ ਦੇ ਇਤਿਹਾਸ ਵਿਚ ਇਕ ਹਸਤਾਖਰ ਸਿੱਧ ਹੋਈ । ਪ੍ਰੋਫ਼ੈਸਰ 
ਸੇਵਾਰਡ ਨੇ ਭਾਰਤੀ ਭੂਵਿਗਿਆਨ ਸਰਵੇਖਣ ਵਲੋ” ਭੇਜੇ ਗਏ ਭਾਰਤ ਦੇ ਕ੍ਰਝ 
ਜੀਵਾਸ਼ਮੀ ਨਮੂਨਿਆਂ ਦਾ ਆਪ ਅਧਿਅਨ ਕਰਨਾ ਇਹ ਕਹਿ ਕੇ ਅਸਵੀਕਾਰ ਕਰ 
ਦਿੱਤਾ ਕਿ ਉਹਨਾਂ ਦੇ ਅਧਿਅਨ ਦਾ ਪਹਿਲਾ ਹੱਕ ਉਹਨਾਂ ਦੇ ਸ਼ਾਗਿਰਦ ਪ੍ਰੌਫੈਸਰ 
ਸਾਹਨੀ ਦਾ ਹੈ । ਇਸ ਤਰ੍ਹਾਂ ਪ੍ਰੋਫ਼ੈਸਰ ਸਾਹਨੀ ਨੂੰ ਉਹਨਾਂ ਦੇ ਅਧਿਅਨ ਲਈ ਉਚਿਤ 
ਵਿਅਕਤੀ ਸਮਝ ਕੇ ਉਹਨਾਂ ਨੇ ਬੜੀ ਸ਼ਲਾਘਾ ਕੀਤੀ । 

ਪ੍ਰੋਫ਼ੈਸਰ ਸਾਹਨੀ ਦੇ ਵਾਪਸ ਭਾਰਤ ਆਉਣ ਦੇ ਨਾਲ ਹੀ ਪੁਰਾਬਨਸਪਤੀ 
ਵਿਗਿਆਨ ਵਿਚ ਖੌਜ ਕਾਰਜ ਨਵੇ' ਸਿਰਿਉ' ਸ਼ੁਰੂ ਹੋ ਗਿਆ । ਬਨਸਪਤੀ ਸ਼ਾਸਤਰੀ 
ਅਤੇ ਭੂਵਿਗਿਆਨੀ, ਦੋਵੇ" ਹੀ ਹੋਣ ਕਾਰਨ ਜ਼ਿੰਦਗੀ ਦੀ ਇਸ ਨਵੀ' ਸ਼ੁਰੂਆਤ 
ਲਈ ਉਹ ਯੋਗ ਵਿਅਕਤੀ ਸਨ । ਆਪਣੇ ਵਿਗਿਆਨਕ ਜੀਵਨ ਦੇ ਮੁਢਲੇ ਪੜਾਅ 
ਵਿਚ ਹੀ ਉਹਨਾਂ ਨੇ ਪੁਰਾਬਨਸਪਤੀ ਵਿਗਿਆਨਕ ਖੋਜ ਵਿਚ ਭੂਵਿਗਿਆਨ ਦੇ ਅਤੀਤ 
ਮਹੱਤਵ ਨੂੰ ਸਮਝ ਲਿਆ ਸੀ ਅਤੇ ਆਖਿਰ ਵਿਚ ਭੂਵਿਗਿਆਨਕਾਂ ਨੂੰ ਇਹ ਵਿਸ਼ਵਾਸ 
ਦਿਵਾਉਣ ਵਿਚ ਸਫ਼ਲ ਹੋਏ ਸਨ ਕਿ ਪਾਦਮਾਸ਼ਮ ਵਿਗਿਆਨ (ਫੌਜਿਲ ਬਾਟਨੀ) ਦੇ 
ਅਧਿਅਨ 'ਚੋਂ` ਅਜੇਹੇ ਦੂਰਗਾਮੀ ਨਤੀਜੇ ਨਿਕਲਦੇ ਹਨ ਕਿ ਭੂਵਿਗਿਆਨਕ ਉਹਨਾਂ 
ਦੀ ਅਣਦੇਖੀ ਨਹੀ ਕਰ ਸਕਦੇ । 

ਪ੍ਰੋਫ਼ੈਸਰ ਸਾਹਨੀ ਨੇ ਪੁਰਾਬਨਸਪਤੀ ਵਿਗਿਆਨਕਾਂ ਵਲੋ" ਜਾਣੀਆਂ ਜਾਂਦੀਆਂ 
ਸਾਹੀਆਂ ਵਿਧੀਆਂ ਤੋ“ ਭਾਰਤ ਵਿਚ ਚੱਟਾਨਾਂ ਵਿਚ ਮਿਲਦੇ ਪੌਦਿਆਂ ਦੇ ਨਿਰੀਖਣ 
ਦੀ ਪਹਿਲ ਕੀਤੀ । ਉਹ ਅਤਿ ਵਿਵਾਦਪੂਰਣ ਅਤੇ ਨਿਰਉਤਸਾਹਤ ਕਰਨ ਵਾਲ 
ਰਹਿੰਦਾਂ ਦਾ ਬਿਨਾਂ ਕਿਸੇ ਭਰਮ ਭਾਵ ਦੇ ਜਾਂਚ ਕਰਨ ਲਈ ਵਿਖਿਆਤ ਸਨ । ਉਹਨਾਂ 
ਠੇ ਨਾ ਕੇਵਲ ਜਾਣੀਆਂ ਜਾਂਦੀਆਂ ਜਾਂਚ ਵਿਧੀਆਂ ਵਿਚ ਸੁਧਾਰ ਕੀਤਾ ਸਗੋ“ ਨਵੀਆਂ 
`ਵਿਧੀਆੰ ਦੀ ਕਾਢ ਵੀ ਕੱਢੀ, ਵਿਸ਼ੇਸ਼ਕਰ ਉਹਨਾਂ ਰਹਿੰਦਾਂ ਵਾਸਤੇ ਜਿਹਨਾਂ ਨੂੰ ਪਹਿਲਾਂ 


ਵਿਗਿਆਨਕ ਪ੍ਰਾਪਤੀਆਂ 61 


ਧਿਆਨਯੋਗ ਨਹੀ" ਸਮਝਿਆ ਜਾਂਦਾ ਸੀ । ਉਹ ਖੇਤਰ ਕਾਰਜ (ਫੀਲਡ ਵਰਕ) 
ਕਰਨ ਲਈ ਪ੍ਰਸਿੱਧ ਸਨ ਇਸ ਤਰ੍ਹਾਂ ਉਹਨਾਂ ਦਾ ਕੌਮ ਪ੍ਰਯੋਗਸ਼ਾਲਾ ਤਕ ਹੀ ਸੀਮਤ 
ਨਹੀ ਸੀ । ਜੀਵਾਸ਼ਮੀ ਥਾਵਾਂ 'ਤੇ ਜਾਣ ਦਾ ਕੌਮ ਉਹ ਕਦੇ ਨਹੀ' ਛੱਡਦੇ ਸਨ । 
ਖੋਵੜਾ ਦੀ ਲੂਣ ਪਰਬਤ ਮਾਲਾ, ਬਿਹਾਰ ਦੀਆਂ ਰਾਜਮਹਲ ਪਹਾੜੀਆਂ ਅਤੇ ਦੱਖਣ 
ਦੇ ਅੰਤਰਾਟ੍ਰੇਪੀ ਪਠਾਰ ਦੀਆਂ ਉਹਨਾਂ ਦੀਆਂ ਅਨੇਕ ਯਾਤਰਾਵਾਂ ਤੋ ਸਭ ਜਾਣੂ ਹਨ । 
ਜੀਵਾਸ਼ਮੀ ਥਾਵਾਂ ਉੱਤੇ ਉਹ ਆਪਣੀ ਨੌਟ ਬੁਕ, ਪੁਰਾਬਨਸਪਤੀ ਵਿਗਿਆਨੀ ਦੇ 
ਹਥੌੜੇ ਅਤੇ ਕੈਮਰੇ ਨਾਲ ਜਾਣ ਵਾਲੋਂ ਜਾਣੇ ਪਛਾਣੇ ਵਿਅਕਤੀ ਸਨ । ਉਹਨਾਂ ਦੀ 
ਅੰਤਰਦ੍ਰਿਸ਼ਟੀ ਬੜੀ ਸੂਖ਼ਮ ਅਤੇ ਤਿੱਖੀ ਸੀ ਅਤੇ ਜਟਿੱਲ ਭੂਵਿਗਿਆਨਕ ਸੰਰਚਨਾ 
ਦੀ ਉਹਨਾਂ ਨੂੰ ਡੂੰਘੀ ਸੂਝ-ਬੂਝ ਸੀ । ਬਹੁਗਿਣਤੀ ਵਿਚ ਲਿਖੀਆਂ ਟਿੱਪਣੀਆਂ ਜੌ ਉਹ 
ਛੱਡ ਗਏ ਹਨ, ਇਸ ਗੱਲ ਦੀਆਂ ਗੁਆਹ ਹਨ । ਇਹਨਾਂ ਟਿੱਪਣੀਆਂ 'ਚੋ" ਪਾਦਮਾਸ਼ਮ 
ਵਿਗਿਆਨ (ਫ਼ੌਸਿਲ ਬਾਟਨੀ) ਵਿਸ਼ੇਸ਼ਕਰ ਲੂਣ ਮਾਲਾ ਦੇ ਨਾਲ ਸੰਬੈਧਿਤ ਪਾਦਮਾਸ਼ਮ 
ਵਿਗਿਆਨ ਦੇ ਵੱਖੋ ਵੱਖ ਪੱਖਾਂ 'ਤੇ ਰੌਸ਼ਨੀ ਪੈਦੀ ਹੈ । 

ਭਾਰਤੀ ਭੂਵਿਗਿਆਨਕ ਸਰਵੇਖਣ ਨੇ ਉਹਨਾਂ ਦੇ ਆਦਰ ਲਦੀ ਕਲਕੱਤੇ ਵਿਚਲੇ 
ਆਪਣੇ ਮੁਖ ਦਫਤਰ ਵਿਚ ਉਹਨਾਂ ਦਾ ਬੁੱਤ ਲਾਇਆ ਹੈ । 


10. ਸਾਵਿਤਰੀ ਸਾਹਨੀ 


ਪ੍ਰੋਫ਼ੈਸਰ ਬੀਰਬਲ ਸਾਹਨੀ ਦੇ ਜੀਵਨ ਚਰਿੱਤਰ ਦਾ ਵਰਣਨ ਉਹਨਾਂ ਦੀ ਪਤਨੀ, 
ਸ੍ਰੀਮਤੀ ਸਾਵਿਤਰੀ ਸਾਹਨੀ ਦੇ ਉਲੇਖ ਬਿਨਾਂ ਅਧੂਰਾ ਹੀ ਰਹੇਗਾ । 1922 ਵਿਚ 
ਉਹਨਾਂ ਦਾ ਵਿਆਹ ਪ੍ਰਫ਼ੈਸਰ ਸਾਹਨੀ ਨਾਲ ਹੋਇਆ । ਉਹ ਪ੍ਰੋਫ਼ੈਸਰ ਸਾਹਨੀ ਦੇ 
ਪਿਤਾ ਦੇ ਇਕ ਮਿੱਤਰ ਸ੍ਰੀ ਸੁਦਰ ਦਾਸ ਸੂਰੀ ਦੀ ਧੀ ਹੈ ਜੋ ਉਹਨੀ' ਦਿਨੀ" ਲਾਹੱਰ 
ਵਿਚ ਸਕੂਲਾਂ ਦੇ ਇੰਸਪੈਕਟਰ ਸਨ । ਬਾਅਦ ਵਿਚ ਉਹ ਸੈੱਟ੍ਲ ਟ੍ਰੇਨਿੰਗ ਕਾਲਜ 
ਲਾਹੌਰ ਦੇ ਪ੍ਰਿੰਸੀਪਲ ਦੇ ਪਦ ਤੋਂ” ਸੇਵਾ ਮੁਕਤ ਹੋਏ । 

ਜਿਸ ਦਿਨ ਤੋ ਬੀਰਬਲ ਸਾਹਨੀ ਨੇ ਸਾਵਿਤਰੀ ਸੂਰੀ ਨਾਲ ਵਿਆਹ ਕੀਤਾ 
ਲੱਗਭਗ ਉਂਦੋ" ਤੌ" ਉਹ ਹਰ ਦਿਨ ਦੋ ਗੁਲਾਬ ਦੇ ਫੁੱਲ ਉਹਨਾਂ ਨੂੰ ਭੇਟ ਕਰਦੇ ਸਨ । 
ਫੁੱਲਾਂ ਦੀ ਇਸ ਭੇਂਟ ਨੇ ਸਸਕਾਰ ਦਾ ਨਾਮ.ਲੈ ਲਿਆ ਅਤੇ ਸ੍ਰੀਮਤੀ ਸਾਵਿਤਰੀ ਸਾਹਨੀ 
ਆਪਣੇ ਪਤੀ ਵਲੋਂ“ ਮਿਲਣ ਵਾਲੋਂ ਦੋ ਫੁੱਲਾਂ ਦੀ ਸੁਗਾਤ ਦੀ ਉਡੀਕ ਕਰਦੇ ਰਹਿੰਦੇ 
ਸਨ । ਉਹਨਾਂ ਦੇ ਮਨ ਵਿਚ ਛਿਣ ਭਰ ਲਈ ਵੀ ਇਹ ਵਿਚਾਰ ਨਹੀ" ਆਇਆ ਕਿ 
ਇਹ ਸੁਗਾਤ ਇਕ ਦਿਨ ਬੈਦ ਹੋ ਜਾਏਗੀ । ਅਤੇਂ ਫਿਰ ਅਚਨਚੇਂਤੀ ਹੀ, ਇਸ ਤੋ” 
ਪਹਿਲਾਂ ਕਿ ਉਹ ਇਸ ਦਾ ਲੁਕਿਆ ਅਰਥ ਸਮਝਦੇ -- ਪ੍ਰੋਫ਼ੈਸਰ ਸਾਹਨੀ ਮੌਤ ਦੇ 
ਜ਼ਾਲਮ ਹੱਥਾਂ ਵਿਚ ਜਕੜੇ ਗਏ ਅਤੇਂ ਉਹਨਾਂ ਦਾ ਸੁਪਨਾ ਚਕਨਾਚੂਰ ਹੋ ਗਿਆ । 
ਪ੍ਰੋਫੈਸਰ ਸਾਹਨੀ ਦਾ ਅੰਤਕਾਲ ਆ ਗਿਆ; ਉਹ ਤੁਰ ਗਏ ਅਤੇ ਉਹਨਾਂ ਦੇ ਨਾਲ 
ਹੀ ਸ੍ਰੀਮਤੀ ਨੂੰ ਰੋਜ਼ ਸਵੇਰੇ ਮਿਲਣ ਵਾਲਾ ਦੋ ਫੁੱਲਾਂ ਦਾ ਉਪਹਾਰ ਵੀ ਖ਼ਤਮ ਹੋ 
ਗਿਆ । ਪਰ ਸ੍ਰੀਮਤੀ ਸਾਹਨੀ ਦੀ ਮਾਨਤਾ ਹੈ ਕਿ ਉਹਨਾਂ ਨੂੰ ਹੁਣ ਵੀ ਆਪਣੇ ਪਤੀ 
ਤੋਂ ਦੋ ਫੁੱਲਾਂ ਦਾ ਉਪਹਾਰ ਮਿਲਦਾ ਹੈ । ਸਵੇਰੇ ਪੂਜਾ ਕਰਨ ਬਾਅਦ ਜਦ ਉਹ 
ਆਪਣੇ ਪਤੀ ਦੀ ਤਸਵੀਰ ਉੱਤੇ ਫੁੱਲ ਚੜ੍ਹਾਉਦੇ ਹਨ ਤਾਂ ਉਹਨਾਂ 'ਚੋਂ' ਦੋ, ਸਿਰਫ 
ਦੋ, ਫੁੱਲ ਉਹਨਾਂ ਦੇ ਪੈਰਾਂ ਵਿਚ ਡਿੱਗ ਪੈਦੇ ਹਨ, ਜਿਨ੍ਹਾਂ ਨੂੰ ਉਹ ਆਪਣੇ ਪਤੀ ਦਾ 
ਤੁਹਫ਼ਾ ਸਮਝਦੇ ਹਨ । 


'ਭਾਵਿਤਰੀ ਸਾਹਨੀ 63 


ਪ੍ਰੋਫ਼ੈਸਰ ਸਾਹਨੀ ਅਤੋਂ ਸ੍ਰੀਮਤੀ ਸਾਹਨੀ ਦੇ ਡੂਘੇ ਸੋਬੋਧ ਅਤੇ ਆਪਸੀ ਆਦਰ 
ਭਾਵਨਾ ਦੀ ਕਹਾਣੀ ਪ੍ਰੋਫ਼ੈਸਰ ਸਾਹਨੀ ਦੇ ਜੀਵਨ ਕਾਲ ਵਿਚ ਹੀ ਪ੍ਰਚਲਿਤ ਹੋ ਗਈ 
ਸੀ । ਲੋਕ ਆਮ ਕਰਕੇ ਕਿਹਾ ਕਰਦੇ ਸਨ, '“ਇਹ ਕਿੰਨੇ ਸੁਦਰ ਅਤੇ ਆਦਰਸ਼ 
ਦੌਪਤੀ ਹਨ । ਇਹਦਾ ਵੀ ਕਾਰਣ ਸੀ । ਉਹਨਾਂ ਵਰਗੇ ਆਪਸੀ ਵਿਸ਼ਵਾਸ ਰੱਖਣ 
ਵਾਲੇ ਬਹੁਤ ਘੱਟ ਜੌੜੋਂ ਹੁੰਦੇ ਹਨ । 'ਕਰਵਾ ਚੌਥ" ਚੰਦਰ ਪਾਂਚਾਂਗ ਅਨੁਸਾਰ ਕੱਤਕ 
(ਅਕਤੂਬਰ-ਨਵੰਬਰ) ਦੇ ਕ੍ਰਿਸ਼ਣ ਪੱਥ ਦੀ ਚੌਥੀ ਨੂੰ ਪੈੱਦਾ ਹੈ । ਇਸ ਦਿਨ ਉੱਤਰ 
ਭਾਰਤ ਦੀਆਂ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ, ਸਿਹਤ ਅਤੇ ਸੱਖ ਲਈ ਕਰੜਾ 
ਵਰਤ ਰੱਖਦੀਆਂ ਹਨ । ਸ੍ਰੀਮਤੀ ਸਾਹਨੀ ਵੀ ਇਹ ਵਰਤ ਰੱਖਦੇ ਸਨ, ਇਹ ਤਾਂ 
ਅਸਚਰਜ ਦੀ ਗੱਲ ਨਹੀ, ਪਰ ਅਨੌਕ ਲੌਕਾਂ ਨੂੰ ਇਹ ਜਾਣ ਕੇ ਹੈਰਾਨੀ ਹੁੰਦੀ ਸੀ 
'ਕਿ ਆਪਣੀ ਪਤਨੀ ਦੀ ਭਾਵਨਾ ਤੋਂ' ਪ੍ਰੋਰਿਤ ਹੋ ਕੇ ਉਹ ਵੀ ਵਰਤ ਰੱਖਦੇ ਸਨ 1 
ਸ੍ਰੀਮਤੀ ਸਾਹਨੀ ਵਾਸਤੇ ਉਹਨਾਂ ਦੇ ਪਤੀ ਇਕ ਸੰਸਥਾ ਦੇ ਸਮਾਨ ਸਨ । 
-ਉਹਨਾਂ ਦਾ ਜੀਵਨ ਕੇਵਲ ਪਤੀ ਅਤੇ ਉਹਨਾਂ ਦੀਆਂ ਉਪਲਬਧੀਆਂ ਲਈ ਅਰਪਿਤ 
ਸੀ । ਇਹ ਸ਼ਲਾਘਾ ਦੁਵੱਲੀ ਸੀ । ਪ੍ਰੋਫ਼ੈਸਰ ਸਾਹਨੀ ਦਾ ਵੀ ਆਪਣੀ ਪਤਨੀ 'ਤੇ 
ਪੂਰਾ ਵਿਸ਼ਵਾਸ ਸੀ ਅਤੇ ਉਹ ਆਪਣੀਆਂ ਸਾਰੀਆਂ ਯੋਜਨਾਵਾਂ, ਖੋਜ ਦੇ ਨਤੀਜਿਆਂ 
ਅਤੇ ਪਰਿਯੋਜਨਾਵਾਂ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਦੇ ਸਨ 1 ਉਹਨਾਂ ਨੇਂ 
ਸਨਾਤਕਪੂਰਣ (ਅੰਡਰਗ੍ਰੇਜੂਏਟ) ਵਿਦਿਆਰਥੀ ਦੇ ਰੂਪ ਵਿਚ ਉਹਨਾਂ ਦੇ ਲੈਕਚਰਾਂ 
ਦਾ ਹੀ ਨਹੀ” ਸਗੋ' ਉਹਨਾਂ ਦਾ ਆਪਣਾ ਅਧਿਅਨ ਵੀ ਕੀਤਾ ਸੀ । ਉਹਨਾਂ ਲਈ 
ਪ੍ਰੰਫ਼ੈਸਰ ਸਾਹਨੀ ਧਰਮ ਸ਼ਾਸਤਰ ਵਾਂਗ ਸਨ । ਉਹਨਾਂ ਦੇ ਦਿਨ ਦੇ ਕਾਰਜ ਕਰਮ 
ਤੋਂ ਉਹ ਸਮਝ ਜਾਂਦੇ ਸਨ ਕਿ ਸ਼ਾਮ ਨੂੰ ਉਹਨਾਂ ਦੀ ਮ਼ਨ-ਸਥਿਤੀ ਕਿਹੋਂ ਜਿਹੀ ਹੋਏਗੀ 
ਅਤੇ ਉਹਦੇ ਮੁਤਾਬਕ ਹੀ ਉਹ ਕੱਪੜੇ ਪਹਿਨਦੇ ਸਨ । ਕਦੋਂ ਵੀ ਇੰਜ ਨਹੀ” ਹੋਇਆ 
ਸੀ ਕਿ ਪ੍ਰੋਫ਼ੈਸਰ ਸਾਹਨੀ ਉਹਨਾਂ ਨਾਲ ਖਿਝ ਹੋਣ ਜਾਂ ਗੁੱਸੇ ਹੋਏ ਹੋਣ । ਅਸਲ 
ਵਿਚ ਪਤਨੀ ਦੀਆਂ ਇੱਛਾਵਾਂ ਲਈ ਉਹਨਾਂ ਨੂੰ ਕਮਾਲ ਦੀ ਜਾਣਕਾਰੀ ਸੀ । ਇਹ 
ਭਾਵੇ" ਕਿੰਨੀਆਂ ਵੀ ਤਰਕਹੀਣ ਕਿਉ” ਨਾ ਰੋਣ ਉਹ ਜ਼ਰੂਰ ਮੰਨਦੇ ਸਨ । ਹੇਠਲੀ 
ਉਦਾਹਰਣ ਤੋ“ ਇਹ ਸਪੱਸ਼ਟ ਹੋ ਜਾਏਗਾ । 
ਲਖਨਊ ਵਿਚ ਗੌਮਤੀ ਦੇ ਕਿਨਾਰੇ ਆਪਣੇ ਘਰ ਦਾ ਡੀਜ਼ਾਈਨ ਪ੍ਰੋਫ਼ੋਜਰ ਸਾਹਨੀ 
ਅਤੇ ਸ੍ਰੀਮਤੀ ਸਾਹਨੀ ਨੇ ਆਪ ਤਿਆਰ ਕੀਤਾ ਸੀ । ਘਰ ਬਣਨ ਦੇ ਦੌਰਾਨ, 
` ਸ੍ਰੀਮਤੀ ਸਾਹਨੀ ਰੇਖਾਚਿੱਤਰਾਂ ਵਿਚ ਅਕਸਰ ਤਬਦੀਲੀਆਂ ਕਰਦੇ ਰਹਿੰਦੇ, ਕਦੇ ਉਹ 
ਕਿਸੇ ਥਾਂ ਖਿੜਕੀ ਚਾਹੁੰਦੇ, ਕਿਸੇ ਹੌਰ ਥਾਂ 'ਤੇ ਦਰਵਾਜ਼ਾ ਜਾਂ ਕੋਈ ਕੌਧ ਢੁਆ ਦੇਣਾ 
ਚਾਹੁੰਦੇ । ਪ੍ਰੋਫ਼ੋਸਰ ਸਾਹਨੀ ਲਈ ਇਹਨਾਂ ਸੁਝਾਵਾਂ ਨੂੰ ਨਾ ਮੰਨਣ ਦਾ ਤਾਂ ਸੁਆਲ 
ਈ ਨਹੀ” ਸੀ ਅਤੇ ਬਿਨਾਂ ਖ਼ਰਚ ਦੀ ਪ੍ਰਵਾਹ ਕੀਤਿਆਂ ਤਬਦੀਲੀ ਜ਼ਰੂਰ ਕੀਤੀ 
-ਜਾਂਦੀ । ਇਸ ਘਰ 'ਤੇ ਦੋਵਾਂ ਨੂੰ ਮਾਣ ਸੀ ਅਤੇ ਉਹਨਾਂ ਨੇ ਆਪਣੇ ਜੀਵਨ ਦੇ 


64 ਬੀਰਬਲ ਸਾਹਨੰ£ 


ਅਨੇਕ ਵਰ੍ਹੇ ਇੱਥੇ ਹੀ ਬਿਤਾਏ । ਗੌਮਤੀ ਦੇ ਕਿਨਾਰੇ ਸਥਿਤ ਲਖਨਊ ਯੂਨੀਵਰਸਿਟੀ 
ਤੋ” ਉਹਨਾਂ ਦਾ ਘਰ ਦੂਰ ਨਹੀ ਸੀ । ਉਹ ਲੋਕ ਇਕ ਬਜਰਾ (ਬੋਜੀ) ਬਨਾਉਣ 
ਦੀ ਯੋਜਨਾ ਬਣਾ ਰਹੇ ਸਨ ਤਾਂਕਿ ਦਿਨ ਖ਼ਤਮ ਹੋਣ `ਤੇ ਸ੍ਰੀਮਤੀ ਸਾਹਨੀ ਲਖਨਊ 
ਵਿਸ਼ਵਵਿਦਿਆਲੇ ਜਾ ਕੇ ਰੌਜ਼ਾਨਾ ਕੌਮ ਦੇ ਬਾਅਦ ਪ੍ਰੋਫ਼ੈਸਰ ਸਾਹਨੀ ਦਾ ਉੱਥੇ ਹੀ 
ਸੁਆਗਤ ਕਰ ਸਕਣ । ਮੰਦੇ ਭਾਗਾਂ ਨੂੰ ਉਹਨਾਂ ਦੀ ਇਹ ਇੱਛਾ ਪੂਰੀ ਨਾ ਹੋ ਸਕੀ । 
ਇਸੇ ਤਰ੍ਹਾਂ ਉਹਨਾਂ ਦੀ ਇਕ ਹੌਰ ਅਕਾਂਖਿਆ ਸੀ ਜੋ ਪੂਰੀ ਨਾ ਹੋਣ ਵਾਲੀ ਸੀ । 
ਪ੍ਰੈਫ਼ੈਜਰ ਬੀਰਬਲ ਸਾਹਨੀ ਦੀ ਯੋਜਨਾ ਸੀ ਕਿ ਕ੍ਰਮਾਯੂ ਪਹਾੜੀਆਂ ਵਿਚ ਸਥਿੱਤ 
ਅਲਮੌੜਾ ਦੇ ਆਪਣੇ ਵਿਸ਼ਾਲ ਘਰ ਨੂੰ ਪੁਰਾਬਨਸਪਤੀ ਵਿਗਿਆਨ ਸੰਸਥਾਨ ਦੇ 
ਆਵਾਸੀ ਗਰਮ ਰੁੱਤੀ ਕੇਂਦਰ ਵਿਚ ਤਬਦੀਲ ਕੀਤਾ ਜਾਏ, ਤਾਂਕਿ ਭਾਰਤ ਦੇ ਮੈਦਾਨਾਂ 
ਦੀ ਅਸਹਿ ਗਰਮੀ ਦੇ ਦਿਨੀ” ਸੈਸਥਾਨ ਉੱਥੇ ਚਲਾ ਜਾਇਆ ਕਰੋਂ । ਪ੍ਰਯੋਗਸ਼ਾਲਾਵਾਂ 
ਨੂੰ ਅਲਮੌੜਾ ਲੈ ਜਾਣ ਨਾਲ ਉਹਨਾਂ ਨੂੰ ਆਸ ਸੀ ਕਿ ਖੋਜ ਕਾਰਜ ਠੰਡੀਆਂ ਪਹਾੜੀਆਂ 
`ਚ ਬਿਨਾਂ ਵਿਘਨ ਜਾਰੀ ਰਹੇਗਾ । ਪਰ ਦੁਰਭਾਗਵਸ ਅਜਿਹਾ ਹੋਣਾ ਨਹੀ” ਸੀ । 


ਬੀਰਬਲ ਸਾਹਨੀ ਜਦੋ ਕੈੱਬਰਿਜ ਤੋਂ ਪਰਤ ਕੇ ਭਾਰਤ ਆਏ ਅਤੇ ਬਨਾਰਸ 
ਯੂਨੀਵਰਸਿਟੀ ਵਿਚ ਨਿਯੁੱਕਤ ਹੋ ਗਏ ਤਾਂ ਉਹਨਾਂ ਦੀ ਮਾਤਾ ਨੇ ਸੋਚਿਆ ਕਿ ਹੁਣ 
ਉਹਨਾਂ ਦੇ ਵਿਆਹ ਦਾ ਉਚਿੱਤ ਸਮਾਂ ਆ ਗਿਆ ਹੈ ਅਤੇ ਇਸ ਸੋਬੈਧ ਵਿਚ ਉਹਨਾਂ 
ਦੀ ਇੱਛਾ ਜਾਣਨੀ ਚਾਹੀ । ਉਹਨਾਂ ਨੇ ਉੱਤਰ ਦਿੱਤਾ ਕਿ ਜਿਹਦੇ ਨਾਲ ਵੀ ਵਿਆਹ 
ਹੋਏ ਉਹ ਅਦੁੱਤੀ ਸੁੰਦਰੀ ਹੋਣੀ ਚਾਹੀਦੀ ਹੈ ਅਤੇ ਲੜਕੀ ਦੀ ਚੌਣ ਆਪਣੀ ਮਾਤਾ 
`ਤੇ ਛੱਡ ਦਿੱਤੀ । ਜ਼ਿੰਦਗੀ ਦੇ ਸਭ ਖੇਤਰਾਂ ਵਿਚ ਨੌਜਵਾਨ ਬੀਰਬਲ ਦੇ ਸੁਹਜ ਪ੍ਰੌਮੀ 
ਨੂੰ ਸਭ ਜਾਣਦੇ ਸਨ । ਉਹਨਾਂ ਦੀ ਮਾਤਾ ਨੂੰ ਆਪਣੀ ਹੋਣ ਵਾਲੀ ਨੂੰਹ ਨੂੰ ਲੱਭਣ 
ਵਿਚ ਦੂਰ ਨਹੀ ਜਾਣਾ ਪਿਆ । ਸ੍ਰੀ ਸੁੰਦਰ ਦਾਸ ਦੀ ਧੀ ਨੂੰ ਉਹ ਬਚਪਨ ਤੋ" 
ਜਾਣਦੀ ਸੀ । ਸ੍ਰੀਮਤੀ ਈਸ਼ਵਰ ਚੋਦਰ ਨੇ ਝੱਟ ਹੀ ਬਨਾਰਸ ਦੀ ਯਾਤਰਾ ਕੀਤੀ 
ਤਾਂ ਕਿ ਲੜਕੀ ਬਾਰੇ ਆਪਣੇ ਪੁੱਤਰ ਨੂੰ ਦੱਸ ਸਕਣ । ਉਹਨਾਂ ਦਿਨਾਂ ਦੇ ਰਿਵਾਜ 
ਮੁਤਾਬਕ ਬੀਰਬਲ ਸਾਹਨੀ ਨੇ ਆਪਣੀ ਮਾਤਾ ਦੇ ਵਿਵੇਕ ਉੱਤੇ ਵਿਸ਼ਵਾਸ ਕਰਕੇ 
ਸਾਵਿਤਰੀ ਦੇਵੀ ਨਾਲ ਵਿਆਹ ਕਰਨਾ ਸਵੀਕਾਰ ਕਰ ਲਿਆ । ਉਹਨਾਂ ਨੂੰ ਨਿਰਾਸ਼ 
ਨਹੀ” ਹੋਣਾ ਪਿਆ । ਉਹ ਪਤਨੀ ਦੀ ਸੁੰਦਰਤਾ 'ਤੇ ਇੰਨੇ ਮੁਗਧ ਸਨ ਕਿ ਸਫਰ 
ਕਰਦੇ ਸਮੇ' ਜਦੋਂ“ ਗੱਡੀ ਕਿਸੇ ਸਟੇਸ਼ਨ 'ਤੇ ਪਹੁੰਚਦੀ ਤਾਂ ਹਮੇਸ਼ਾਂ ਖਿੜਕੀਆਂ ਬਦ 
ਕਰ ਦੇਦੇ ਤਾਂਕਿ ਡੱਬੇ ਵਿਚ ਬੈਠੀ ਹੋਈ ਉਹਨਾਂ ਦੀ ਸੁੰਦਰ ਪਤਨੀ ਨੂੰ ਵੇਖ ਕੇ 
ਲੌਕ ਉਹਨੂੰ ਅੱਖਾਂ ਪਾੜ ਕੇ ਨਾ ਵੇਖਣ । ਇਹ ਕਹਿਣ ਦੀ ਗੱਲ ਨਹੀ ਕਿ ਉਹ 
ਹਮੇਸ਼ਾਂ ਰੇਲ ਦੇ ਪਹਿਲੇ ਦਰਜੇ ਦੇ 'ਕੂਪੇ' ਵਿਚ ਸਫ਼ਰ ਕਰਦੇ, ਕਿਉ'ਕਿ ਇਸ ਸਦੀ 
ਦੇ ਮੁੱਢਲੇ ਦਿਨਾਂ ਵਿਚ ਹਵਾਈ ਜਹਾਜ਼ ਰਾਹੀ ਸਫ਼ਰ ਕਰਨ ਦਾ ਰਿਵਾਜ ਨਹੀ' ਸੀ । 

ਸ੍ਰੀਮਤੀ ਸਾਵਿਤਰੀ ਸਾਹਨੀ ਆਪਣੇ ਪ੍ਰਤੀ ਉਹਨਾਂ ਦੀਆਂ ਕੌਮਲ ਭਾਵਨਾਵਾਂ ਦੋ 


ਸਾਵਿਤਰੀ ਸਾਹਨੀ 65- 


ਬਦਲੇ ਉਹੀ ਕੰਮ ਕਰਦੇ ਜਿਸ ਨਾਲ ਪਤੀ ਨੂੰ ਪ੍ਰਸੈਨਤਾ ਹੁੰਦੀ । ਅਜਿਹੀ ਇਕ ਘਟਨਾਂ 
ਉਹਨਾਂ ਦੀ ਮਾਰੂ ਬੀਮਾਰੀ ਦੇ ਇਕ ਦਿਨ ਪਹਿਲਾਂ ਹੋਈ । ਸ੍ਰੀਮਤੀ ਸਾਹਨੀ ਨੇ ਨੀਲੇ 
ਰੌਗ ਦੀ ਸਾੜ੍ਹੈ ਪਹਿਨੀ ਹੋਈ ਸੀ । ਭਾਵੇ' ਸਾੜ੍ਹ ਪੁਰਾਣੀ ਸੀ ਫਿਰ ਵੀ ਪ੍ਰੋਫ਼ੈਸਰ 
ਸਾਹਨੀ ਨੇ ਕਿਹਾ ਕਿ ਉਹਦਾ ਰੰਗ ਉਹਨੂੰ ਖ਼ੂਬ ਜੱਚਦਾ ਹੈ । ਬਿਲਕ੍ਰਲ ਉਵੇ' ਜਿਸ 
ਤਰ੍ਹਾਂ ਉਹਨਾਂ ਪਹਿਲੀ ਵਾਰ ਵੇਖਿਆ ਹੋਏ । ਝੁੱਟ ਸ੍ਰੀਮਤੀ ਸਾਹਨੀ ਨੇ ਉੱਤਰ ਦਿੱਤਾ 
ਕਿ ਅੱਗੇ ਤੋਂ ਉਹ ਊਸ ਨੂੰ ਉਸੇ ਰੰਗ ਦੀ ਸਾੜ੍ਹੀ ਵਿਚ ਵੇਖਣਗੇ । ਪਰ ਭਾਗਾਂ ਵਿਚ 
ਤਾਂ ਕਰਝ ਹੋਰ ਹੀ ਲਿਖਿਆ ਸੀ । ਦੂਸਰੇ ਦਿਨ ਹੀ ਪ੍ਰੋਫ਼ੋਜਰ ਸਾਹਨੀ ਨੂੰ ਜ਼ੋਰ ਦਾ 
ਦਿਲ ਦਾ ਦੌਰਾ ਪਿਆ ਜਿਸ ਤੋਂ` ਉਹ ਦੁਬਾਰਾ ਰਾਜ਼ੀ ਨਾ ਹੋ ਸਕੇ ਅਤੇ ਸ੍ਰੀਮਤੀ ਸਾਹਨੀ 
ਨੂੰ ਬਾਕੀ ਦੀ ਉਮਰ ਵਿਧਵਾ ਦੇ ਰੂਪ ਵਿਚ ਬਿਤਾਉਣੀ ਪਈ । 

ਸ੍ਰੀਮਤੀ ਸਾਹਨੀ ਦੀ ਆਪਣੇ ਪਤੀ ਲਈ ਹਮਦਰਦੀ, ਸੂਝ ਅਤੇਂ ਸਾਥ ਪ੍ਰੋਫ਼ੈਸਰ 
ਸਾਹਨੀ ਲਈ ਸਭ ਕ੍ਰਝ ਸੀ । ਉਹਨਾਂ ਦੀਆਂ ਵਿਗਿਆਨਕ ਉਪਲਬਧੀਆਂ ਵਿਚ 
ਸ੍ਰੀਮਤੀ ਸਾਹਨੀ ਜੋ ਰੂਚੀ ਵਿਖਾਉ'ਦੇ ਅਤੇ ਉਹਨਾਂ ਲਈ ਜਿਹੜੀ ਅਟੁੱਟ ਨਿਸ਼ਠਾ 
ਰੱਖਦੇ ਉਹਦਾ ਪ੍ਰੋਫ਼ੈਜਰ ਸਾਹਨੀ ਪੂਰਾ ਆਦਰ ਕਰਦੇ । ਉਹਨਾਂ ਦੇ ਭਾਰਤ ਅਤੇ 
ਵਿਦੇਸ਼ੀ ਵਿਗਿਆਨਕ ਦੌਰਿਆਂ ਸਮੇ' ਉਹ ਹਮੇਸ਼ਾ ਉਹਨਾਂ ਦੇ ਨਾਲ ਰਹਿੰਦੀ । ਪ੍ਰੋਫ਼ੈਸਰ 
ਸਾਹਨੀ ਸਮਝਦੇ ਸਨ ਕਿ ਜੇਕਰ ਉਹ ਕਿਸੇ 'ਤੇ ਵਿਸ਼ਵਾਸ ਕਰ ਸਕਦੇ ਸਨ ਤਾਂ ਉਹ 
ਸ੍ਰੀਮਤੀ ਸਾਹਨੀ ਹੀ ਸਨ । ਉਹਨਾਂ ਤੋਂ ਮਿਲੀ ਹੌਸਲਾ ਅਫ਼ਜਾਈ, ਸਹਾਇਤਾ ਅਤੇ 
ਮਦਦ ਨੂੰ ਉਹ ਅਕਸਰ ਸਵੀਕਾਰ ਕਰਦੇ ਸਨ । ਮਰਨ ਤੋਂ ਕ੍ਰਝ ਹੀ ਛਿਣ ਪਹਿਲਾਂ 
ਦੇ ਸ੍ਰੀਮਤੀ ਸਾਹਨੀ ਨੂੰ ਕਹੇ ਸ਼ਬਦ “ਸੰਸਥਾਨ ਨੂੰ ਪਾਲਣਾ-ਪੋਸਣਾ'` ਉਹਨਾਂ ਵਿਚ 
ਵਿਸ਼ਵਾਸ ਦੀ ਪੁਸ਼ਟੀ ਕਰਦੇ ਹਨ । ਸ੍ਰੀਮਤੀ ਸਾਹਨੀ ਲਈ ਵੀ ਇਹ ਗੱਲ ਸਲਾਹੁਣਯੋਗ 
ਹੈ ਕਿ ਜਿਸ ਕੌਮ ਲਈ ਉਹਨਾਂ ਦੇ ਪਤੀ ਨੇ ਅਟੁੱਟ ਉਤਸ਼ਾਹ ਨਾਲ ਕਾਰਜ ਕੀਤਾ, 
ਉਹਨਾਂ ਦੀ ਉਹਨਾਂ ਨੇ ਸੇਵਾ ਕੀਤੀ ਅਤੇ ਇਹ ਗੁੱਲ ਪੂਰੇ ਵਿਸ਼ਵਾਸ ਨਾਲ ਕਹੀ ਜਾ 
ਸਕਦੀ ਹੈ ਕਿ ਸੈਸਥਾਨ ਜੋ ਅੱਜ ਸਾਡੇ ਸਾਹਵੇ` ਹੈ ਉਹਦਾ ਸਿਹਰਾ ਸ੍ਰੀਮਤੀ ਸਾਹਨੀ 
ਦੇ ਜਤਨਾਂ ਨੂੰ ਜਾਂਦਾ ਹੈ । ਜੇਕਰ ਉਹ ਨਾ ਹੁੰਦੇ ਤਾਂ ਸੰਸਥਾਨ ਆਪਣੀ ਮੁੱਢਲੀ ਅਵਸਥਾ 
ਵਿਚ ਹੀ ਖ਼ਤਮ ਹੋ ਗਿਆ ਹੁੰਦਾ । 


11. ਮੁੱਕਦੀ ਗੋਲ 


ਪ੍ਰੋਫ਼ੋਜਰ ਸਾਹਨੀ ਦੀ ਰਾਇ ਵਿਚ ਪੁਰਾਬਨਸਪਤੀ ਵਿਗਿਆਨ ਦੇ ਖੇਤਰ ਵਿਚ 
ਕੀਤੀਆਂ ਗਈਆਂ ਵਿਗਿਆਨਕ ਜਾਂਚਾਂ ਨੂੰ ਪ੍ਰਕਾਸ਼ਿਤ ਕਰਨ ਲਈ ਇਕ ਪੱਤ੍ਰਿਕਾ ਦੀ 
ਲੋੜ ਸ), ਸੌ ਪ੍ਰੈਫੈਸਰ ਸਾਹਨੀ '“ਦੀ ਪੇਲਿਓਬਾਟਨਿਸਟ'' ਨਾਂ ਦੀ ਪੱਤ੍ਰਿਕਾ ਕੱਢਣ 
ਲਈ ਸੋਚ ਰਹੇ ਸਨ । ਭਾਗਾਂ ਦਾ ਚੱਕਰ ਵੇਖੋ ਕਿ 1952 ਵਿਚ ਪ੍ਰਕਾਸ਼ਿਤ ਹੌਣ ਵਾਲੀ 
ਪੱਤ੍ਰਿਕਾ ਦਾ ਪਹਿਲਾ ਅੰਕ ਪ੍ਰੋਫ਼ੈਸਰ ਬੀਰਬਲ ਸਾਹਨੀ ਦਾ ਸਿਮਰਤੀ ਅੰਕ ਬਣਿਆ । 
ਆਪਣੀ ਕਿਸਮ ਦੀ ਇਹ ਪਹਿਲੀ ਪੱਤ੍ਰਿਕਾ ਹੈ । ਇਸ ਦੇ ਵਿਆਪਕ ਅੰਤਰਰਾਸ਼ਟਰੀ 
ਵਿਸ਼ੇ ਖੇਤਰ ਦੇ ਕਾਰਨ ਸੈਸਾਰ ਦੇ ਸਭ ਹਿੱਸਿਆਂ ਦੇ ਖੌਜ ਲੇਖ ਇਸ ਵਿਚ ਛਪਦੇ 
ਹਨ । 


ਬੀਰਬਲ ਸਾਹਨੀ ਸਰੀਰਕ ਅਤੇ ਮਾਨਸਿਕ ਦ੍ਰਿਸ਼ਟੀ ਤੋ ਦਰਸ਼ਨੀ ਸ਼ਖ਼ਸੀਅਤ 
ਸਨ । ਉਹ ਸਦਾ ਸਾਵਧਾਨ ਰਹਿੰਦੇ ਸਨ ਅਤੇ ਮੁਸ਼ਕਿਲ ਤੋ ਕਦੇ ਮੂੰਹ ਨਹੀ” ਮੋੜਦੇ 
ਸਨ । ਆਪਣੀ ਮੌਤ ਤੋਂ ਕੁਝ ਹਫ਼ਤੇ ਪਹਿਲਾਂ ਉਹਨਾਂ ਨੋ ਰਾਜਮਹਲ ਪਹਾੜੀਆਂ ਦੇ 
ਸਫ਼ਰ ਦੀ ਅਗਵਾਈ ਕੀਤੀ ਸੀ । ਪੁਰਾਬਨਸਪਤੀ ਵਿਗਿਆਨ ਸੈਸਥਾਨ ਵਿਚ ਖੌਜ 
ਲਈ ਉਹਨਾਂ ਦੇ ਮਨ ਵਿਚ ਅਨੇਕਾਂ ਯੋਜਨਾਵਾਂ ਸਨ । ਉਹਨਾਂ ਵਿਚੋ` ਇਕ ਭਾਰਤ 
ਵਿਚਲੇ ਪੰਦਿਆਂ ਨੂੰ ਪਰਤਣ ਲਈ. ਜ਼ਮੀਨ ਦੀ ਮਿਣਤੀ ਸੀ । ਇਕ ਹੌਰ 
ਪਰਿਯੋਜਨਾ ਜਿਹਨੂੰ ਜ਼ਿਆਦਾ ਪਹਿਲ ਦਿੱਤੀ ਗਈ ਉਂਹ ਸੀ ਹਿਮਾਲਾ ਦੇ ਸਿਪਤਿ ਖੇਤਰ 
ਸਹਿਤ ਭਾਰਤ ਦੇ ਵੱਖ ਵੱਖ ਹਿੱਸਿਆਂ ਦੀਆਂ ਯਾਤਰਾ ਮੁਹਿੰਮਾਂ । ਆਪਣੀ 
ਸੌਤ ਦੇ ਸਮੇ ਉਹ ਸਿਪਤਿ ਤੋ” ਪ੍ਰਾਪਤ ਕੁਝ ਡਿਵੌਨੋਕਲਪ ਦੇ ਜੀਵਾਸ਼ਮੀ ਪੌਦਿਆਂ, 
ਕੁਝ ਪੁਰਾਜੀਵੀ ਮਹਕਲਪ ਦੇ ਰੁੱਖ-ਪਰਣਾਂਗਾਂ ਜਿਵੇ ਕਿਊਬੀਕਾਲਸ, ਐੱਕਾਰਾਪਟੇਰਿਸ, 
'ਸੈਰੋਨਿਅਸ ਅਤੇ ਦੱਖਣ ਅੰਤਰਟ੍ਰੇਪੀ ਜੀਵਾਸ਼ਮਾਂ ਵਰਗੇ ਸਾਈਕਲੈ'ਡੋਡੇ“ਡਰਾਨ, ਸਾਹਨੀ 
ਆਈ ਸੋਸਾਰੋ ਸਪਰਮਮ ਫਰਮਾਰਾਈ ਅਤੇ ਨਿਪਾਡਾਈਟ ਜਾਤੀ ਦੇ ਜੀਵਾਸ਼ਮਾਂ ਦੇ 
“ਅਧਿਅਨ ਵਿਚ ਲੱਗੇ ਹੋਏ ਸਨ । 


ਮੱਕਦੀ ਗੱਲ 67 


ਭਾਰਤੀ ਵਿਗਿਆਨ ਦੀ ਜਿਹੋ ਜਿਹੀ ਸੇਵਾ ਪ੍ਰੋਫ਼ੈਸਰ ਸਾਹਨੀ ਨੇ ਕੀਤੀ, ਉਹ 
ਘੱਟ ਲੋਕਾਂ ਨੇ ਹੀ ਕੀਤੀ ਹੋਏਗੀ । ਆਪਣੀ ਸਤਵੌਜਾ ਵਰ੍ਹਿਆਂ ਦੀ ਥੋਹੜੀ ਉਮਰ 
ਵਿਚ ਉਹ ਲੱਗਭਗ ਮਹੱਤਵਪੂਰਣ ਨਿਪੁੰਨ ਸੋਸਥਾਨਾਂ ਨਾਲ ਸੈਬਥੈਧਿਤ ਹੋ ਗਏ ਸਨ । 
ਉਹਨਾਂ ਕੌਲ ਐਨਾ ਕੌਮ ਸੀ ਕਿ ਕਿਸੇ ਹੋਰ ਵਿਅਕਤੀ ਨਾਲ ਉਂਸ ਦੀ ਤੁਲਨਾ 
ਕਰਨਾ ਮੁਸ਼ਕਿਲ ਹੋਏਗਾ । ਸੰਖੇਪ ਵਿਚ ਉਹਨਾਂ ਦੀਆਂ ਉਪਲਥਧੀਆਂ ਇਸ ਤਰ੍ਹਾਂ 
ਹਨ ! 

ਉਹਨਾਂ ਨੇ ਪਹਿਲਾਂ ਸੈੱ'ਟਲ ਮਾਡਲ. ਸਕੂਲ ਲਾਹੌਰ ਵਿਚ ਸਿੱਖਿਆ ਲਈ ਅਤੇ 
ਇਸ ਪਿੱਛੋ ਗੌਰਮਿੰਟ ਕਾਲਜ 'ਚੋ 1911 ਵਿਚ ਵਿਗਿਆਨ-ਸਨਾਤਕ ਦੀ ਡਿਗਰੀ 
ਲਈ ਅਤੇ ਸਨਾਤਕੌਤਰ ਪੜ੍ਹੱਈ ਲਈ ਈਮਾਨਉਲ ਕਾਲਜ, ਕੈ'ਬਰਿਜ ਵਿਚ ਦਾਖ਼ਲ 
ਹੋਏ । ਪ੍ਰਾਕ੍ਰਿਤਕ ਵਿਗਿਆਨ ਦੇ ਟਰਾਈਪੋਸ ਦੇ ਪਹਿਲੇ ਭਾਗ ਵਿਚ !913 ਵਿਚ 
ਉਹਨਾਂ ਨੂੰ ਪਹਿਲਾ ਦਰਜਾ ਮਿਲਿਆ ਅਤੇ ਕੁਝ ਸਮੇ ਕਾਅਦ ਉਹ ਆਪਣੇ ਤਾਲਜ 
ਦੀ ਸੈਸਥਾਪਕ ਸਕਾਲਰਸ਼ਿਪ ਲਈ ਅਤੇ ਬਾਅਦ ਵਿਚ ਖੌਜ ਛਾਤਰਵਿਤੀ ਲਈ ਚੁਣ 
ਲਏ ਗਏ । ਲੰਦਨ ਯੂਨੀਵਰਸਿਟੀ 'ਚੋ ਡਾਕਟਰ ਦੀ ਉਪਾਧੀ ਲੈ ਕੇ 1939 ਵਿਚ 
'ਉਹ ਭਾਰਤ ਵਾਪਸ ਆ ਗਏ । ਉਦੋ" ਤਕ ਵਿਗਿਆਨਕ ਦੇ ਰੂਪ ਵਿਚ ਉਂਹਨਾਂ ਦਾ 
ਜੱਸ ਅਤੇ ਨਾਮ ਦੂਰ ਦੂਰ ਤਕ ਫੈਲ ਚੁੱਕਿਆ ਸੀ ਅਤੇ ਸਾਰੇ ਸੈਸਾਰ ਦੀਆਂ ਨਾਮੀ 
ਸਭਾਵਾਂ ਅਤੇ ਸੈਸਥਾਵਾਂ ਵਿਚ ਉਹਨਾਂ ਨੂੰ ਸਨਮਾਨਤ ਕਰਨ ਲਈ ਦੌੜ ਲੱਗ ਗਈ । 

1921 ਵਿਚ ਉਹ ਲਾਹੌਰ ਦੀ ਦਾਰਸ਼ਨਿਕ ਸਭਾ ਦੇ ਪ੍ਰਧਾਨ ਸਨ । 1924 ਵਿਚ 
ਉਹ ਭਾਰਤੀ ਬਨਸਪਤੀ ਸਭਾ ਦੇ ਸੈਸਥਾਪਕ ਮੈਬਰ ਬਣੇ ਅਤੇ ਇਕ ਅੱਧ ਵਾਰ 
ਇਹਦੀ ਪ੍ਰਧਾਨਗੀ ਕੀਤੀ । 1926 ਵਿਚ ਉਂਹਨਾਂ ਨੇ ਭਾਰਤੀ ਵਿਗਿਆਨ ਕਾਂਗਰਸ 
ਦੇ ਭੂਵਿਗਿਆਨਕ ਖੰਡ ਦੀ ਪ੍ਰਧਾਨਗੀ ਕੀਤੀ । 1930 ਵਿਚ ਕੈੱਬਰਿਜ ਵਿਚ ਹੋਈ 
ਪੰਜਵੀ' ਅੰਤਰਰਾਸ਼ਟਰੀ ਬਨਸਪਤੀ ਕਾਂਗਰਸ ਦੇ ਪੁਰਾਬਨਸਪਤੀ ਵਿਗਿਆਨ ਭਾਗ ਦੇ 
ਉਹ ਉਪਸਭਾਪਤੀ ਬਣਾਏ ਗਏ । ਉਹਨ” ਦਿਨ” ਕਿਸੇ ਭਾਰਤੀ ਲਈ ਇਹ ਦੁਰਲੱਭ 
ਸਨਮਾਨ ਸੀ । 


1935 ਵਿਚ ਉਹ ਔਮਸਟਰਡਮ ਵਿਚ ਹੋਈ ਛੇਵੀ" ਅੰਤਰਰਾਸ਼ਟਰੀ ਕਾਂਗਰਸ ਦੇ 
ਉਪਸਭਾਪਤੀ ਸਨ ਅਤੇ ਇਕ ਵਰ੍ਹਾ ਪਿੱਛੋ ਅਰਥਾਤ 1936 ਵਿਚ ਰਾਇਲ ਸੋਸਾਇਟੀ 
ਲੰਦਨ ਨੇ ਉਹਨਾਂ ਨੂੰ ਆਪਣਾ “ਫੈਲੇ ਬਣਾ ਕੇ ਸਨਮਾਨਿਤ ਕੀਤਾ । ਲੰਦਨ ਦੀ 
ਰਾਇਲ ਸੋਸਾਇਟੀ ਦੇ “ਫੌਲੋ'' ਬਣਨ ਵਾਲੇ ਉਹ ਪੰਜਵੇ” ਭਾਰਤੀ ਅਤੇ ਪਹਿਲੇ 
ਬਨਸਪਤੀ ਵਿਗਿਆਨੀ ਸਨ । 

1932 ਵਿਚ ਉਹ ਆਂਧਰਾ ਯੂਨੀਵਰਸਿਟੀ ਕਮਿਸ਼ਨ, ਪਾਠਯਸੈਮਤੀ ਅਤੇ ਨਿਯੁੱਕਤ 
ਮੰਡਲ ਦੇ ਮੈ'ਬਰ ਬਣੇ । ਆਂਧਰਾ ਯੂਨੀਵਰਸਿਟੀ ਵਲੋ" ਸਰਵਉੱਚ ਸਨਮਾਨ-ਕੁੱਟਮੀਚੀ 


ਰਾਮਲਿੰਗ ਰੈਡੀ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ । 1947 ਵਿਚ ਉਹਨਾਂ ਨੇ 


68 ਬੀਰਬਲ ਸਾਹਨੀ 


ਇਸ ਯੂਨੀਵਰਸਿਟੀ ਵਿਚ ਅਲਡੀ ਕ੍ਰਿਸ਼ਣ ਸਵਾਮੀ ਸਮਾਰਕ ਵਿਖਿਆਨਮਾਲਾ ਦੇ 
ਅੰਤਰਗਤ ਭਾਸ਼ਣ ਦਿੱਤਾ । 1932 ਵਿਚ ਉਹ ਲਾਹੌਰ ਵਿਚ ਵਿਸ਼ੇਸ਼ ਯੂਨੀਵਰਸਿਟੀ 
ਲੈਕਚਰਾਰ ਨਿਯੁੱਕਤ ਕੀਤੇ ਗਏ ਅਤੇ 1936 ਵਿਚ ਲਾਹੌਰ ਅਤੇ ਰੋਹਤਕ ਵਿਚ 
ਐਕਸਟੈਨਸ਼ਨ ਲੈਕਚਰਾਰ ਨਿਯੁੱਕਤ ਹੋਏ । ਪ੍ਰੋ. ਸਾਹਨੀ ਭਾਰਤੀ ਵਿਗਿਆਨ ਕਾਂਗਰਸ 
ਦੇ ਬਨਸਪਤੀ ਭਾਗ ਦੇ ਦੋ ਵਾਰ 1921 ਅਤੇ 1938 ਵਿਚ ਪ੍ਰਧਾਨ ਰਹੇ । 1938 
ਭਰਤੀ ਵਿਗਿਆਨ ਕਾਂਗਰਸ ਦਾ ਰਜਤ ਜਯੋਤੀ ਵਰ੍ਹਾ ਵੀ ਸੀ । 1936 ਵਿਚ ਸਾਹਨੀ 
ਨੂੰ ਜੀਵ-ਖੋਜ ਲਈ ਬਰਕਲੇ ਪਦਕ ਅਤੇ ਪ੍ਰਾਕ੍ਰਿਤਕ ਵਿਗਿਆਨ ਦਾ ਸੀ. ਆਰ. ਰੈਡੀ 
ਰਾਸ਼ਟਰੀ ਪੁਰਸਕਾਰ ਮਿਲਿਆ । 1937 ਵਿਚ ਉਹ ਪਟਨਾ ਯੂਨੀਵਰਸਿਟੀ ਵਿਚ 
ਪ੍ਰਾਕ੍ਰਿਤਕ ਵਿਗਿਆਨ ਦੇ ਸੁਭਰਾਜ ਰਾਇ ਰੀਡਰ ਸਨ । 1938 ਵਿਚ ਕਲਕੱਤਾ 
ਯੂਨੀਵਰਸਿਟੀ ਵਿਚ ਪ੍ਰਾਕ੍ਰਿਤਕ ਵਿਗਿਆਨ ਦੇ ਆਧਾਰ ਚੰਦਰ ਲੈਕਚਰਾਰ ਅਤੇ 
1944-45 ਵਿਚ ਬੜੌਦਾ ਵਿਚ ਗਾਇਕਵਾਤ੍ਰ ਲੈਕਚਰਾਰ ਸਨ । 

ਉਹ ਰਾਸ਼ਟਰੀ ਵਿਗਿਆਨ ਅਕਾਦਮੀ, ਭਾਰਤ ਦੇ 1937-1938 ਅਤੇ ਫਿਰ 
1942-1944 ਵਿਚ ਅਧਿਅਕਸ਼ ਸਨ । ਉਹ 1935 ਵਿਚ ਵਿਦੇਸ਼ ਖੰਡ ਦੇ 1936 ਵਿਚ 
ਰਾਸ਼ਟਰੀ ਵਿਗਿਆਨ ਸੰਸਥਾਨ, ਭਾਰਤ ਦੇ ਉਪਅਧਿਅਕਸ਼ ਸਨ । 940 ਵਿਚ 
ਰਾਸ਼ਟਰੀ ਵਿਗਿਆਨ ਕਾਂਗਰਸ ਸੰਘ ਦੇ ਮਦਰਾਸ ਸੰਮੇਲਨ ਵਿਚ ਉਹ ਪ੍ਰਧਾਨ 
ਅਧਿਅਕਸ਼ ਸਨ । ਉਂਹ ਭਾਰਤ ਸਰਕਾਰ ਦੀ ਵਿਗਿਆਨਕ ਜਨ ਸ਼ਕਤੀ ਸੰਮਤੀ ਅਤੇ 
ਵਿਗਿਆਨਕ ਸਲਾਹਕਾਰ ਸੌਮਤੀ ਦੇ ਮੈ'ਬਰ ਸਨ । 

ਲਖਨਊ ਯੂਨੀਵਰਸਿਟੀ ਵਿਚ ਨਿਯੁੱਕਤੀ ਤੋਂ” ਪਹਿਲਾਂ 1919 ਤੌ 1920 ਤਕ 
ਇਕ ਸਾਲ ਬਨਾਰਸ ਯੂਨੀਵਰਸਿਟੀ ਵਿਚ ਅਤੇ 1920-21 ਵਿਚ ਲਾਹੌਰ ਵਿਚ ਉਹ 
ਬਨਸਪਤੀ ਵਿਗਿਆਨ ਦੇ ਪ੍ਰੋਫ਼ੈਜਰ ਸਨ । 

1946 ਵਿਚ ਪ੍ਰੋਫੈਸਰ ਸਾਹਨੀ ਰਾਇਲ ਸੋਸਾਇਟੀ ਵਿਗਿਆਨਕ ਸੋਮੇਲਨ, ਲੰਦਨ 
ਵਿਚ ਭਾਗ ਲੈਣ ਲਈ ਭਾਰਤੀ ਪ੍ਰਤੀਨਿਧ ਮੰਡਲ ਦੇ ਗੈਰਜਰਕਾਰੀ ਮੈਂਬਰ ਦੇ ਰੂਪ . 
ਵਿਚ ਗਏ । 1947 ਵਿਚ ਪਟਨਾ ਅਤੇ ਇਲਾਹਾਬਾਦ ਯੂਨੀਵਰਸਿਟੀਆਂ ਨੇ ਉਹਨਾਂ 
ਨੂੰ ਡੀ. ਐਸ. ਸੀ. ਦੀਆਂ ਮਾਨਕ ਡਿਗਰੀਆਂ ਨਾਲ ਸਨਮਾਨਤ ਕੀਤਾ । 

ਰੋਹਤਕ ਦੇ ਨੇੜੇ ਖੋਕਰਾ ਟਿੱਲੋਂ 'ਚੋਂ“ ਸਿੱਕਿਆਂ ਦੇ ਸਾਂਚਿਆਂ ਦੀ ਖੌਜ ਅਤੇ 
ਭਾਰਤੀ ਸਿੱਕਿਆਂ ਦੇ ਢਾਲਣ ਦੇ ਢੰਗ 'ਤੇ ਉਹਨਾਂ ਨੂੰ 1945 ਵਿਚ ਮੁਦਰਸ਼ਾਸਤਰੀ 
ਸਭਾ ਦਾ ਨੌਲਸਨ ਰਾਈਟ ਪਦਕ ਦਿੱਤਾ ਗਿਆ । 

1947 ਵਿਚ ਉਹ ਅਮਰੀਕਾ ਦੀ ਬਨਸਪਤੀ ਸੈਜਥਾ ਦੇ ਵਿਦੇਸ਼ ਸੈਪਰਕ ਮੈਬਰ 
ਸਨ । 1948 ਵਿਚ ਕਲਾ ਅਤੇ ਵਿਗਿਆਨ ਦੀ ਅਮਰੀਕੀ ਅਕਾਦਮੀ, ਬੋਸਟਨ ਦੇ 
ਵਿਦੇਸ਼ ਮਾਨਦ ਮੈਬਰ ਸਨ ਅਤੇ 1948 ਵਿਚ ਲੰਦਨ ਵਿਚ ਆਯੋਜਿਤ ਅਠਾਰ੍ਹਵੀ' 
ਅੰਤਰਰਾਸ਼ਟਰੀ ਭੂਵਿਗਿਆਨਕ ਕਾਂਗਰਸ ਵਿਚ ਭਾਰਤ ਸਰਕਾਰ ਦੋ ਸਰਕਾਰੀ ਪ੍ਰਤੀਨਿਧੀ 


ਮੁੱਕਦੀ ਗੱਲ 69 


ਸਨ । ਉਹ 1950 ਦੇ ਅੰਤਰਰਾਸ਼ਟਰੀ ਬਨਸਪਤ ਕਾਂਗਰਸ, ਸਟਾਕਹੋਮ ਦੇ ਮਾਨਦ 
ਅਧਿਅਕਸ਼ ਚੁਣੇ ਗਏ ਸਨ, ਪਰ ਇਸ ਕਾਰਜ ਨੂੰ ਪੂਰਿਆਂ ਕਰਨਾ ਉਹਨਾਂ ਦੇ ਭਾਗ 
ਵਿਚ ਨਹੀ” ਸੀ । 

ਉਹ ਲਖਨਊ ਯੂਨੀਵਰਸਿਟੀ ਸਟੱਡੀਜ਼, ਫੈਕਲਟੀ ਆਫ਼ ਸਾਇੰਸ'', ਅਤੇ 
ਪੇਲਿਓਂਬਾਟਨੀ ਇਨ ਇੰਡੀਆ, ਏ. ਬੁਲੇਟਿਨ ਆਫ਼ ਕਰੌਟ ਰਿਸਰਚ, ਲਖਨਊ'' ਦੇ 
ਸੈਪਾਦਕ ਸਨ । 

1947 ਵਿਚ ਭਾਰਤ ਦੀ ਸੁਤੌਤਰਤਾ ਪ੍ਰਾਪਤੀ ਦੇ ਬਾਅਦ ਭਾਰਤ ਦੇ ਉਸ ਵਕਤ 
ਦੇ ਸਿੱਖਿਆ ਮੰਤਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਸਿੱਖਿਆ ਮੰਤਰਾਲੇ ਦੇ 
ਸਕੱਤਰ ਦੀ ਪਦਵੀ ਲਈ ਪ੍ਰੋਫ਼ੈਸਰ ਸਾਹਨੀ ਦੀ ਨਿਯੁੱਕਤੀ ਲਈ ਪੇਸ਼ਕਸ਼ ਕੀਤੀ । 
ਪ੍ਰੰਫ਼ੈਸਰ ਸਾਹਨੀ ਸਦਾ ਖੋਜਕਰਤਾ ਰਹੇ, ਫਿਰ ਵੀ ਅਨਮਨੀ ਨਾਲ ਉਹਨਾਂ ਸਕੱਤਰ 
ਦੀ ਪਦਵੀ ਸਵੀਕਾਰ ਕਰਨ ਲਈ ਆਪਣੀ ਸਹਿਮਤੀ ਦੇ ਦਿੱਤੀ । ਸਵੀਕ੍ਰਿਤੀ ਦਾ 
ਤਾਰ ਦਿੱਲ) ਭੇਜਣ ਤੋਂ` ਪਿੱਛੋ ਉਹ ਇਹ ਸੌਚ ਕੇ ਬੜੇ ਦੁੱਖੀ ਅਤੇ ਬੇਚੈਨ ਹੋਏ ਕਿ 
ਉਹਨਾਂ ਨੂੰ ਆਪਣੀਆਂ ਪਿਆਰੀਆਂ ਪ੍ਰਯੋਗਸ਼ਾਲਾਵਾਂ ਨੂੰ ਕੇਵਲ ਕਲਰਕੀ ਦੇ ਕੌਮ 
ਲਈ ਛੱਡਣਾ ਪਿਆ । ਉਂਦੋ' ਤੀਕ ਅੱਧੀ ਰਾਤ ਹੋ ਚੁੱਕੀ ਸੀ । ਕਮਰੇ ਵਿਚ ਇਕ 
ਘੰਟੇ ਤਕ ਚਹਿਲਕਦਮੀ ਕਰਨ ਪਿੱਛੋ" ਉਹਨਾਂ ਨੇ ਸ੍ਰੀਮਤੀ ਸਾਹਨੀ ਨੂੰ ਜਗਾ ਕੇ 
ਉਹਨਾਂ ਨੂੰ ਨਵੇ” ਪਦ ਬਾਰੇ ਆਪਣੀ ਦੁਬਿਧਾ ਦੱਸੀ । ਸ੍ਰੀਮਤੀ ਸਾਹਨੀ ਨੇ ਜਿਨ੍ਹਾਂ 
ਨਾਲ ਉਹ ਛੋਟੇ ਵੱਡੇ ਸਭ ਮੁਆਮਲਿਆਂ ਵਿਚ ਸਲਾਹ ਲੈਦੇ ਸਨ, ਇਸ ਗੱਲ 'ਤੇ 
ਸਹਿਮਤੀ ਦਰਸਾਈ ਕਿ ਉਹ ਇਸ ਪੇਸ਼ਕਸ਼ ਬਾਰੇ ਅਸਹਿਮਤੀ ਪ੍ਰਗਟ ਕਰ ਦੇਣ । 
ਪ੍ਰੋਫੈਸਰ ਸਾਹਨੀ ਅੱਧੀ ਰਾਤ ਨੂੰ ਹੀ ਤਾਰ ਘਰ ਗਏ ਅਤੇ ਪਦ ਸਵੀਕਾਰ ਕਰਨ ਦਾ 
ਦੂਜਾ ਤਾਰ ਇਸ ਬੇਨਤੀ ਨਾਲ ਭੇਜ ਦਿੱਤਾ ਕਿ ਮੈਂ" ਆਪਣਾ ਸਾਰਾ ਜੀਵਨ ਖੌਜ ਅਤੇ 
ਸੋਸਥਾ ਦੀ ਸਥਾਪਨਾ ਦੇ ਕੌਮ ਵਿਚ ਅਰਪਿਤ ਕੀਤਾ ਹੈ, ਇਸ ਲਈ ਹੋਰ ਕਿਸੇ ਕੌਮ 
ਲਈ ਇਸ ਨੂੰ ਛੱਡਣ ਲਈ ਨਾ ਕਿਹਾ ਜਾਏ । ਉਹਨਾਂ ਦੀ ਸਥਿਤੀ ਵਿਚ ਕਿੰਨੇ ਕੁ 
ਲੋਕ ਅਜਿਹੀ ਤਜਵੀਜ਼ ਨੂੰ ਠੁਕਰਾ ਦੇ'ਦੇ ? 

ਪ੍ਰੋਫੈਸਰ ਸਾਹਨੀ ਮਿਲਣਸਾਰ ਅਤੇ ਆਕਰਸ਼ਕ ਵਿਅਕਤਿਤਵ ਵਾਲੇ ਵਿਅਕਤੀ 
ਸਨ ਅਤੇ ਬੌਧਿਕ ਦਾਨਸ਼ੀਲਤਾ ਦੇ ਕਾਰਨ ਗਿਆਨ ਦੇ ਢੂਡਾਉਆਂ ਨੂੰ ਆਪਣੀ ਗਿਆਨ 
ਦੀ ਪੂੰਜੀ ਵੰਡਦੇ ਰਹਿੰਦੇ ਸਨ । ਉਹਨਾਂ ਦੀ ਬੌਧਿਕ ਸੱਚਾਈ ਅਤੇ ਵਿਗਿਆਨਕ 
ਤੱਥਾਂ ਪ੍ਰਤੀ ਉਹਨਾਂ ਦੀ ਬੇਲਾਗ ਪਹੁੰਚ ਕਹਾਵਤ ਬਣ ਗਈ ਸੀ । ਜੇਕਰ ਕਿਸੇ ਖੋਜ 
ਦੇ ਨਤੀਜੇ ਪ੍ਰਤੀ ਜਾਂ ਧਾਰਨਾ ਪ੍ਰਤੀ ਕੋਈ ਸ਼ੋਕਾ ਹੁੰਦਾ ਤਾਂ ਉਹ ਸੁਧਾਈ ਲਈ ਹਮੇਸ਼ਾਂ 
ਤਿਆਰ ਰਹਿੰਦੇ ਅਤੇ ਕਦੇ ਘਟੀਆ ਸੱਮਾਨ ਲਈ ਨਾ ਅੜਦੇ । 

ਵਿਵਾਦੀ ਵਿਸ਼ਿਆਂ ਬਾਰੇ ਉਹ ਆਪਣੀ ਰਾਇ 'ਤੇ ਡਟੇ ਰਹਿੰਦੇ, ਅਤੇ ਕਦੇ ਵੀ 
ਹਠਧਰਮੀ ਨਾ ਬਣਦੇ । ਉਹਨਾਂ ਦੇ ਚੰਗੇ ਗੁਣਾਂ ਵਿਚੋ ਇਕ ਗੁਣ ਵਿਅੰਗ ਅਤੇ 


70 ਬੀਰਬਲ ਸਾਹਨੀ 


ਦੌਖੀਪਨ ਤੋਂ` ਬਿਨਾਂ ਸ਼ੀਲ ਹਾਸਾ ਸੀ । ਇਹ ਜਾਣਦਿਆਂ ਵੀ ਕਿ ਦੂਜੇ ਲੋਕ ਉਹਨਾਂ 
ਦੇ ਵਿਚਾਰਾਂ ਨਾਲ ਸਹਿਮਤ ਨਹੀ” ਹਨ, ਉਹ ਆਪਣੇ ਵਿਅਕਤੀਗਤ ਵਿਚਾਰਾਂ ਨੂੰ 
ਬਿਨਾਂ ਕਿਸੇਂ ਖਿਝ ਅਤੇ ਰੜਕ ਦੇ ਦੱਸਦੇ ਸਨ ਅਤੇ ਇਸ ਨਾਲ ਉਹਨਾਂ ਨੂੰ ਵਿਆਪਕ 
ਪ੍ਰਸ਼ੋਸਾ ਪ੍ਰਾਪਤ ਹੋਈ । 


ਲੀਜ਼ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਸੁਜ਼ੇਨ ਲੋਕਲਰਕ ਨੇ ਇਹਨਾਂ ਸ਼ਬਦਾਂ 'ਚ 
ਸ਼ਰਧਾਂਜਲੀ ਅਰਪਿਤ ਕੀਤੀ ਹੈ ''ਪ੍ਰੋਫ਼ੋਸਰ ਸਾਹਨੀ ਆਪਣੇਂ ਵਿਹਾਰ ਵਿਚ ਅਤਿ ਨਿਮਰ 
ਸਨ । ਉਹਨਾਂ ਦੀ ਤੀਖਣ ਬੁੱਧੀ, ਸੱਚਾਈ ਅਤੇ ਚਰਿੱਤਰ ਵਿਚ ਗਹਿਰੀ ਮਾਨਵਤਾ 
ਦੀ ਛੂਹ 'ਚੋਂ' ਹਮਦਰਦੀ ਉਤਪੰਨ ਹੈਦੀ ਸੀ ਜੋ ਵਧ ਕੇ ਮਿੱਤ੍ਰਤਾ ਵਿਚ ਬਦਲ ਜਾਂਦੀ 
ਸੀ । ਉਹਨਾਂ ਦੇ ਸਦਗੁਣਾਂ ਵਿਚ ਸਰਲਤਾ ਅਤੇ ਨਿੰਮਰਤਾ ਮਿਲੀ ਕਰਤਵ ਭਾਵਨਾ 
ਸੀ ਜੌ ਅਸਲੀ ਚੰਗੇ ਮਨੁੱਖਾਂ ਦਾ ਲੱਛਣ ਹੈ ।'' 


ਪ੍ਰੋਫੈਸਰ ਸਾਹਨੀ ਦ੍ਰਿੜ੍ਹ ਸਿੱਧਾਂਤਾਂ ਦੇ ਵਿਅਕਤੀ ਸਨ । ਉਹ ਵਾਕ-ਚਤੁਰਤਾ ਦੇ 
ਮਾਲਕ ਸਨ ਅਤੇ ਖੁਦ ਆਪਣਾ ਹਾਸਾ ਉਡਾ ਕੇ ਖ਼ੁਸ਼ ਹੁੰਦੇ ਸਨ । 


ਉਹ ਹਮੇਸ਼ਾ ਸਾਫ਼ ਸੁਥਰਾ ਸਫ਼ੈਦ ਖਾਦੀ ਦਾ ਚੂੜੀਦਾਰ ਪਜਾਮਾ, ਸਫ਼ੈਦ ਅਚਕਨ 
ਅਤੇ ਗਾਂਧੀ ਟੋਪੀ ਪਹਿਨ ਕੇ ਰੱਖਦੇ ਸਨ । ਉਹਨਾਂ ਦੇ ਸ਼ੀਲ ਅਤੇ ਸਭਯ ਵਿਹਾਰ ਨਾਲ 
ਉਹਨਾਂ ਦੇ ਸੈਪਰਕ ਵਿਚ ਆਉਂਣ ਵਾਲੇ ਸਾਰੋ ਵਿਅਕਤੀ ਪ੍ਰਭਾਵਿਤ ਹੈਦੇ ਸਨ । ਉਸ 
ਆਦਮੀ ਵਿਚ ਡੂੰਘੀ ਵਿਦਵਤਾ ਅਤੇ ਅਕਰਸ਼ਿਕ ਵਿਅਕਤਿਤਵ ਦਾ ਅਦਭੁਤ ਸਮੇਲ 
ਸੀ । ਨਾਲ ਹੀ ਉਹਨਾਂ ਦੀ ਜ਼ੁਬਾਨ ਵਿਚ ਦਮ ਸੀ । ਉਹ ਚਤੁਰ ਵਕਤਾ ਸਨ । ਉਹ 
ਪ੍ਰਸੋਨ ਚਿਤ, ਸ਼ਾਂਤ, ਨਿਆਂਪ੍ਰੋਮੀ, ਸਜਨ ਅਤੇ ਨਿਰਅਭਿਮਾਨੀ ਸਨ । ਬਨਸਪਤੀ 
ਵਿਗਿਆਨ ਵਿਚ ਸਰਵਉੱਚ ਪੁਰਸਕਾਰ ਬੀਰ ਸਾਹਨੀ ਗੋਲਡ ਮੈਡਲ ਹੈ ਜੌ ਹਰ ਵਰ੍ਹੇ 
ਸਰਵ ਸ੍ਰੋਸ਼ਠ ਬਨਸਪਤੀ ਵਿਗਿਆਨੀ ਨੂੰ ਦਿੱਤਾ ਜਾਂਦਾ ਹੈ । ਇਹ ਪੁਰਸਕਾਰ ਉਹਨਾਂ 
ਦੇ ਇਕ ਪੁਰਾਣੇ ਵਿਦਿਆਰਥੀ ਪੰਦਾ-ਰੋਗ ਵਿਗਿਆਨੀ ਅਤੇ ਬਨਸਪਤੀ ਵਿਗਿਆਨ 
ਪ੍ਰਯੋਗਸ਼ਾਲਾ ਮਦਰਾਸ ਦੇ ਨਿਰਦੇਸ਼ਕ ਪ੍ਰੋਫੈਸਰ ਟੀ. ਐਸ. ਸਦਾਸ਼ਿਵਮ ਨੇ ਸਥਾਪਿਤ 
ਕੀਤਾ ਸੀ । ਉਹਨਾਂ ਨੇ ਪ੍ਰਫ਼ੈਸਰ ਸਾਹਨੀ ਦੀ ਮ੍ਰਿਤੂ 'ਤੇ ਸ਼ਰਧਾਂਜਲੀ ਅਰਪਿਤ ਕਰਦੇ 
ਹੋਇਆਂ ਲਿਖਿਆ ਸੀ “ਰਾਸ਼ਟਰੀ ਅਨੰਦ ਮੰਗਲ ਦੇ ਬਾਅਦ ਹੀ ਇਕ ਵਿਖਿਆਤ 
ਬਨਸਪਤੀ ਵਿਗਿਆਨੀ ਦੀ ਮੌਤ ਹੋ ਗਈ । ਮੋਰਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਭਵਿੱਖ 
ਦੀ ਪੀੜ੍ਹੀ ਪ੍ਰੋਫ਼ੈਸਰ ਸਾਹਨੀ ਨੂੰ ਐੱਗਲਰ, ਸਟ੍ਾਸਬਰਗਰ, ਗੋਬੁਲ, ਸੈਖਸ, ਅਤੇ 
ਜਰਮਨੀ ਦੇ ਡੀ ਬੈਰੀ, ਫਰਾਂਸ ਦੇ ਗਿਲਰਮਾਂਡ, ਅਤੇ ਬਰਤਾਨੀਆਂ ਦੇ ਸਕਾਟ ਸੇਵਾਰਡ 
ਅਤੇ ਬਾਵਰ ਦੀ ਕਤਾਰ ਵਿਚ ਰੱਖੋਗੀ ਕਿਉ'ਕਿ ਵਿਗਿਆਨ ਦੇ ਇਹਨਾਂ ਮਹਾਂਪੁਰਸ਼ਾਂ 
ਵਾਂਗ ਇਹਨਾਂ ਦਾ ਦ੍ਰਿਸ਼ਟੀਕੋਣ ਵੀ ਸੱਚੇ ਅਰਥਾਂ ਵਿਚ ਤਰਕਸੈਗਤ, ਰਾਸ਼ਟਰੀ 
ਅਤੇ ਅੰਤਰਰਾਸ਼ਟਰੀ ਸੀ । ਅਸਲ ਵਿਚ ਪ੍ਰੋਫ਼ੈਸਰ ਸਾਹਨੀ ਆਪਣੀਆਂ ਪੈੜਾਂ ਸਮੇ” 


ਮੁੱਕਦੀ ਗੱਲ 71 


ਦੀ ਧੂੜ `ਤੇ ਨਹੀ” ਸਗੋ' ਭੂਵਿਗਿਆਨਕ ਕਾਲ-ਮਾਨ ਤੇ ਛੱਡ ਗਏ ਹਨ ।'' 

ਆਪਣੇ ਜੀਵਨਕਾਲ ਵਿਚ ਪ੍ਰਫ਼ੋਜਰ ਸਾਹਨੀ ਨੇ ਇੰਨਾ ਖੋਜਕਾਰਜ ਕੀਤਾ ਹੈ ਕਿ 
ਇਸ ਨੂੰ ਇਸ ਕਿਤਾਬਚੇ ਵਿਚ ਸ਼ਾਮਿਲ ਕਰ ਸਕਣਾ ਸੈਭਵ ਨਹੀਂ ਹੈ । ਇੰਨਾ ਕਹਿਣਾ 
ਹੀ ਕਾਫ਼ੀ ਹੋਏਗਾ ਕਿ ਜੀਵਾਸ਼ਮ ਬਨਸਪਤੀ ਵਿਗਿਆਨ ਦਾ ਕੋਈ ਐਸਾ ਪੱਖ ਨਹੀ” 
ਹੈ ਜਿਸ ਵਿਚ ਪ੍ਰੋਫੈਸਰ ਸਾਹਨੀ ਨੂੰ ਸਫ਼ਲਤਾ ਨਾ ਮਿਲੀ ਹੋਂਵੇਂ । 


%11610]ਏ] ੨1182 ,੩॥; 


(0੬੬4੩) 2,540) %400| ॥2੩-1੩॥॥ 
(0੬11੪ '2,%1॥ 

'8221ਊ(੨) ੧੦੬੧ ੨) 'ਟ੪ਣੇ51੫ 
%4612]2। 1੫4੦੪ 

0੨੫੨੬%ਹ੧ '(੬1>੬ 210੧ 'ਮ੦2।ਊ(੨ 


%4040[ਣਊ 0੧25] £(204-4੩੧੧ 
%04602[2=੩ਇ੬ £1੨|£ਮੈਂ 
“210600੩2ਨ॥੬ '%4002]2) 2210੧ 


0$0,025314---(%060)2) %੫8) %੬।੪ 


੬੫੬੩] 


2੬%੬ '2੧੧ਟ£੪ 

2:0600021 0੨1੫1%੪ (੬2੬ 2੬੯) 

। (੨੫22੯ ਮ/£੩4( %੨.੬ €100# &,8 
%441812੮ (੬1048 '£ਮ੬)੧ 12(>00% 
£0% 

'8 ' ੩੫੦ 28੩%[/ £2੩% ,&# 

। (2੧12>(€% ॥2੨੧>੨.੬ €॥00% ੩੬ 
$406002ਊ 0੬1੫੦%8 '(੯0002]ਡ] ਮ£0:ਨ1% 

। ,#(੬/3 '&2& 

:22:0443[2121੧2॥ €52£,3 1੬16 >>#=ਨੈ 
। (32 '&2421੩੩॥੬। (੨੧ 2,੬੬੩! 
%0400)2:] (੬1੫੩੩ '।੨੧ ੬ £ਮ੬): 
8224੧ “44512; 

230423]21=੪੬) '੪&੩%/ ੬% £8੬?: 


੬੧ 
58੩] £4/54£%4੧ (੦੪ %੪£੧੩ 


1 01੬ 


24੫੬,੪ '£ '1: 02£੬॥ 
%੩੧੩॥॥੩੪ 'ਮ੬ 2 ?0 
20੧ '੧ '(੩ ੬ 

$2;0% (੯4 '& ੩ ੬ 
400੧ !/੧ ਹੈ 

0੬੩੪£॥ '੩ ' 02੬੪ 
£/8,3[4% 


੫ 'ਤ 'ਸ& ' 02੬੪ 


7% 


£961 
6961 
1961 
0961 
6561 
8ੈ$ 6] 
2661 


2੩. 42 
੬18404/੧ 


%0602]2੨] 

063੬] £(੨੪ ੫੨1 '%4002]ਣ| £&% 
%:4608]2 

255(££>. '੬੨8[ਣ੍ਰੇਦ4£ '%€:4002]>। 
0੨&]ਮ% '20[ਊ€।% '%00021212॥ 
%00412]ਣ1>॥੬ £1:੧੧ਮ: 0੩: 

:2੩£॥ '%4612]੩]2ਨ& '%4402]>| |£|1% 


%(੩4402੬ '%0੧1£& ੭%੬]£] £0੪ ,੩॥੧ 
02&[&8(>2 '128142,%/੩ 

02੩] ੯੩੬੪ '(੦੪[ਣੇਟ£ 

%10612]2] 0੧2] 

20੨੪ ,&੩॥੩ (0੨੬0੨) %।02]>॥ 22੬ 
(0੨੧੩੪੬੬] ੨੬੬੩) 

%040£ਣ। ੫0੧£121 £(>੪ਮ '2810%1£1/; 
%੦1। ,੩(੧ 'ਏਮਣ2੫ 

€0੫10ਿ21>ਨ॥ 

'8&੬>) 2੩੬ '€4412੩॥ (੬2)4% 


੪4੨੩) 
',53,802£ਮੰ; ,20142(੩]੩੪੩। '£ਮਏਂ; 


। 24252, '[2!£>।੯£) ,੨1% '1,੬>] 
%0410[2] [੬1੦੯੪ 24੬0੧ ਸ>[੧0% 

1 ,$20624]2|ਣਮ>| [62] 

'200402[ਣ| (੬1੮੪ '£4੬੧ ੬॥% 0੧ 
੨੨92੬ 

'28੨੧(2੪੩) ॥੩ 2੪੬੧ ££੩[% ੩੪ 

। ੬12੬੬ '1620%21੩॥੬॥ 

804; '%4610[ਣ] ੬੫੯੩ £ਮਏ! 

। £:0%>(ਊਛ॥ਛਣ]| ੩4੨,%੪% '1,&&] 
%0000ਟਣ] (੬1੫4੮ ੨ ੬ 24੬! 

1 2,042 

'€0002]੩) ੬੨/ਘ੯੪ 24੬; ££੬)% 2੪ 
੬੫੧ ' ੨ 18੫0% 8੩14੧ 

। ,£10%>ਛ]ਛ1>] %£॥ 122. 
%:002]2॥ (੨14੯8 '£ਮ੬)8 ਮ2(=੧0੫ 


1041910/5੩॥ ']> '੪ '20 


(੨2੬ 9੬ ੩ ? 

20੬੪ 'ਮ੫ 7੬ ? 

.2॥ '%੧# '੧ 

198॥ 'ਏ '£4% '॥ 222 


0੨870 ੬ '੨੫% ' 
੧1102 '੪॥% '॥& '; 


੬੬੧ '& ` 


00461 


1461 


0461 


6961 


8961 


4961 


9961 
5961 


ਇ961 


10221 ੯808 2000 ਣ(੪ 

$400ਣ| 008 £2॥ 2] 

0£4 & /001 020 

2000੩] 2. 'ਘ॥ਮ੍ਰਿਠ| [8੫%॥0)। 


€0੍ਰਤਟ&8 004 00੩1 20]00 
। &8]04£ 288 


028] ਟ(੬ 28 80।8॥ 


੯60) 00, ।੬20,੪£ 


। ੬0੬0 120[0੩(੮0 

00੧ 1082] 940ਪ੍ਰਣ| (408 £/ਊ0 
00098] '124[2੩।60 3180,93| 
0੬2] $000ਟੇ| (00੦8 ਉਪ 
0001 882 

(8ਊ(9] '90002| [80੯੩ %£। 
6660 [2([0੩(60 ।££6£ 1022) 
9400ਰ£| [50੯੪ [੩੧ $% £6ਊ। 
02। (24[22(੯0 2 08੩ 
9000੩] £1%੯੪ !0 ੬੧ &$, 


ਪਰ ੧ 
[1੩8 80 1੬ !8 1 
/£8 £  % 


3੬ '|੧ '&% %) 


(461 


9461 


610] 


1401 


0061 


ਜ਼ਸੀਮਾ 2 
ਭੂਵਿਗਿਆਨਕ ਕਾਲਮਾਨ 
ਮੁਣਾਲੀ ਵਿਕਾਸ 
(0 


ਆਧੁਨਿਕ (ਹੋਲੌਸੀਨ) _ ਵਿਸ਼ਾਲ ਹਿੰਮਨਦਨ । ਪਰਬਤ ਵਰਤਮਾਨ ਉਚਾਈ 'ਤੇ 
ਅਤਿਅੰਤ ਆਧੁਨਿਕ __ ਪਹੁੰਚ ਜਾਂਦੇ ਹਨ । ਥਣਧਾਰੀ-ਪ੍ਰਾਣੀਆਂ (ਮੈਮਲ) ਦੀ 
(1) ਸੰਤ ਹੋ ਜਾਂਦੀ ਹੈ। ਆਦਮੀ ਜਾਹਿਰ ਹੁੰਦੇ ਹਨ । 
ਆਧੁਨਿਕ ਪ੍ਰਾਣੀ ਸੋਸਾਰ ਅਤੇ ਬਨਸਪਤੀ ਸੈਸਾਰ ਆਧੁਨਿਕ 

ਕਲਪ । 

(1 
ਅਤਿ ਆਧੂਨਿਕ/ਮੱਧ __ ਸਮੁੰਦਰੀ (ਤਲਫਟ) ਮਲਬਾ ਜਾਂ ਰਹਿੰਦ ਹਿਮਾਲਾ ਅਤੇ 
ਆਧੁਨਿਕ ਔਲਪਸ ਪਰਬਤਾਂ ਦੇ ਉੱਪਰ ਉੱਠ ਗਿਆ । ਬਨਸਪਤੀ 

(25) ਸੋਸਾਰ ਸ਼ੀਤੌਸ਼ਣ (ਟੈੱਪਰੇਟ) ਹੋਣ ਲੱਗਾ । ਜਿਉ ਜਿਉ” 
ਘਾਹ ਦੇ ਮੈਦਾਨ ਵਧਣ ਲੱਗੇ ਤਿਉ” ਤਿਉ” ਚਰਾਂਦਾਂ ਦਾ 
ਵਿਕਾਸ ਹੋਣ ਲੱਗਾ । ਅਤਿ ਆਧੁਨਿਕ ਵਿਚ ਕਪ-ਮਾਨਵ 
(ਮੈਨ-ਏਪ) ਦਾ ਮਾਨਵ ਵਿਚ ਪਰਿਵਰਤਨ । 


(26) 
ਅਲਪ-ਆਧੂਨਿਕ ਹਿਮਾਲਾ-ਐਲਪਸ ਪਰਿਵਰਤਨ । ਅੰਦਰਲੀ ਅਗਨ= 
ਆਦਿ-ਆਧੁਨਿਕ ਰਿਰਿਆ ਤਾੜ । ਮਾਸਾਂਹਾਰੀ, ਕੁਤਕ, ਮੁਢਲੇ ਘੋੜੇ, ਹਾਥੀ, 

(35) ਲੀਮਰ । ਆਧੁਨਿਕ ਜੀਵਨ ਦਾ ਉਸ਼ਾਕਾਲ । ਬੈਦਰ, 


1. ਦਸ ਲੱਖ ਵਰ੍ਹਿਆਂ ਵਿਚ ਉਮਰ 
2. ਦਜ ਲੱਖ ਵਰ੍ਹਿਆਂ ਵਿਚ ਮਿਆਦ 


76 


ਤਿਰਟੇਸ਼ਸ 


ਟਰਾਈਏਜਿਕ 
(30) 


ਪਰਮੀਅਨ 


(25) 


ਕਾਰਬਨੀਫੈਰਿਸ 


(55) 


ਡਿਵੌਨੀਅਨ 
(55) 


ਬੀਰਬਲ ਸਾਹਨੀ 


ਅਲਪ-ਆਧੁਨਿਕ ਕਪ (ਬਾਂਦਰ) ਥਣਾਂ ਵਾਲੇ ਜੀਵਾਂ ਦਾ 
ਸਿਖਰ । 

(61) 
ਸਮੁੰਦਰ ਦਾ ਵੱਧ ਤੋ” ਵੱਧ ਫੈਲਾਅ । ਫੁੱਲਾਂ ਵਾਲੇ ਪੈਂਦੇ, 
ਪਤਝੜੀ ਰੁੱਖ । ਡੈਨੋਸਾਰ । ਦੌਦਾਂ ਵਾਲੇ ਜਾਨਵਰਾਂ ਦਾ 
ਸਿਖਰ, ਅਲੋਂਪ ਹੋਣਾ । ਥੈਲੀ ਵਾਲੋਂ ਪਸ਼ੂ । ਨਾੜ੍ਹ ਵਾਲੇ 
ਥਣੀ-ਜੀਵ । 

(131) 
ਪਹਾੜੀਆਂ, ਦਲਦਲੀ ਝੀਲਾਂ, ਰੀ'ਗਣ ਵਾਲੇ ਜੀਵ, 
ਸ਼ੀਤੋਸ਼ਣ ਜਲਵਾਯੂ, ਭਰਪੂਰ ਬਨਸਪਤੀ । ਦੱਖਣੀ ਗੋਲਾਰਧ 
ਦੀ ਵੰਡ । ਉੱਡਣ ਵਾਲੇ ਕੀਟ । ਦੀਮਕ, ਘੋਗੇ । ਡੱਡੂ । 
ਦੌਦਾਂ ਵਾਲੇ ਪੰਛੀ । 

(171) 
ਮਾਰੂਥਲ, _ਢਲਾਨੀ ਮਲਬੇ ਨਾਲ ਢੱਕੇ ਪਹਾੜ । 
ਡੈਲਟਾਫੈਨ । ਦੋਵਾਂ ਗੋਲਾਰਧਾ ਨੂੰ ਵੰਡਦਾ ਟਿਥੀਅਨ 
ਸਾਗਰ । ਸ਼ੈਕੂ ਰੁੱਖ । ਸਾਈਕੈਂਡ ਦੀ ਬਹੁਲਤਾ । 
ਡਾਇਨੌਸਰ । ਪਹਿਲੋਂ ਥਣਾਂ ਵਾਲੇ ਜੀਵ । ਐਮੋਨਾਇਟੋ 
ਦਾ ਵਿਕਾਸ । 

(201) 
ਮਹਾਂਦੀਪਾਂ ਦਾ ਉਥਾਨ ਅਤੇ ਪਰਿਵਰਤਨ । ਲੈਗੂਨਾ ਵਿਚ 
ਲੂਣ-ਭੰਡਾਰ । ਜਲਵਾਯੂ ਦੀਆਂ ਸਿਖਰਾਂ । ਵਿਕਾਸ ਅਤੇ 
ਖ਼ਾਤਮਾ । ਥਣਾਂ ਵਾਲੇ ਰੀਗਣੇ ਜੀਵ । ਸ਼ੌਕੂ ਰੁੱਖ । 

(226) 
ਗਰਮ ਹੁੰਮਸੀ ਜਲਵਾਯੂ । ਕੋਇਲ ਦਾ ਨਿਰਮਾਣ । 
ਛਿਲਦਾਰ ਰੁੱਖ । ਦਲਦਲਾਂ ਵਿਚ ਬੀਜ ਪ੍ਰਣਾਂਗ । ਰੀ'ਗਣੇਂ 
ਜੀਵ । ਸੰਘ ਤੋੜਨੀ ਸ਼ਾਰਕ । ਬਰੈਕੀਓਪੋਦਜ, ਮੌਲਹਸਕਾ, 
ਬਰੀਜੋਆ ਦਾ ਵਧਣਾ । 

(281) 
ਪਰਬਤਾਂ ਨੂੰ ਖੋਰਾ । ਭੂਮੀ ਦਾ ਅੰਸ਼ਕ ਰੂਪ ਵਿਚ ਰੁਖ-ਪੰਦੇ 
ਉਗਾਉਣਾ । ਭੂਮੀ ਅਤੇ ਅਲੂਣੇ ਪਾਣੀ ਦਾ ਉਲਟਾਊ । 
ਪੰਖਹੀਣ ਕੀੜੇ । 


ਜ਼ਮੀਮਾ 2 


ਸਿਲੂਰੀਅਨ 
(35) 


ਆਰਫੋਂਵਿਸ਼ਨ 
(80) 
ਕੈ'ਬਰੀਅਨ 


(100) 


ਕੈਬਰੀਆ ਪੂਰਵ 
(949) 


ਆਰਸ਼ੀਅਨ 
(2500) 


77 


(336) 
ਸਾਂਗਰਾਂ ਦਾ ਡੂੰਘਾ ਰੋਣਾ । ਸਮ-ਜਲਵਾਯੂ । ਵਿਸਤ੍ਰਿਤ 
ਕੋਰਲ ਰੀਫ । ਪੌਦਿਆਂ ਵਿਚ ਜ਼ਮੀਨੀ ਜੀਵਨ ਦੇ ਅਨੁਕੂਲ 
ਹੋਣ ਵਾਲਾ ਵਿਕਾਸ । ਪਰਬਤਾਂ ਦਾ ਨਿਰਮਾਣ । 

(371) 
ਸਾਗਰਾਂ ਦਾ ਫੈਲਾਅ, ਜੀਵ ਰਸਾਇਣਕ ਭੰਡਾਰ । ਨਵੇ” 
ਉਲਟਾ-ਪਲਟਾ । ਗਰੈਫਟੋਲਾਈਟ । 

(451) 
ਘੱਟ ਡੂੰਘੇ ਪਾਣੀਆਂ (ਕਛਾਰਾਂ) ਦਾ ਧਰਤੀ 'ਤੇ ਪਸਾਰ । 
ਸਖ਼ਤ ਹਿੱਸਿਆਂ ਦਾ ਉਲਟਾ-ਪੁਲਟਾ ਟਰਾਈਲੋਬਈਤ 
ਬਰਾਕੀਓਂਪਾਂਡ । 

(551) 
ਪਰਬਤਾਂ ਦੇ ਭੂਦ੍ਰਿਸ਼ । ਮਾਰੂਥਲ ਅਤੇ ਜਵਾਲਾਮੁਖੀ । 
ਧਰਤੀ ਦੀਆਂ ਤ੍ਰੇੜਾਂ ਵਿਚ ਪਾਣੀ ਦਾ ਸੈਘੜਨਾ । ਅਲਗਾਲ 


ਪ੍ਰੈਸੀਪੀਟੇਸ਼ਨ । ਵੌਰਮ ਟ੍ਰੇਲਜ਼ । 
(1500) 


ਧਰਤੀ ਦਾ ਸਖ਼ਤ ਹੋਣਾ, ਜੀਵਾਣੂਆਂ ਵਾਲੇ ਲੌਹੇ ਅਤੇ 
ਕਾਰਬਨ ਭੰਡਾਰਾਂ 'ਚੋ` ਜੀਵਨ ਦੀ ਹੋ'ਦ ਦਾ ਅਨ੍ਮਾਨ । 
(4000) 


1915. 


1915, 


1916, 


1917, 


1918; 


1919, 


1919. 


1920. 


1920, 


ਜ਼ਮੀਮਾ 3 


ਪ੍ਰੋਫ਼ੈਸਰ ਬੀਰਬਲ ਸਾਹਨੀ ਦੇ ਖੋਜ-ਲੇਖਾਂ ਦੀ ਸੂਚੀ 


ਗਿੰਨਕਗੀ ਦੇ ਬੀਜਾੜਾਂ ਵਿਚ ਬਾਹਰੀ ਪਰਾਗ ਅਤੇ ਜੀਵਾਸ਼ਮੀ ਪੌਦਿਆਂ ਦੇ 
ਅਧਿਅਨ ਵਿਚ ਇਸ ਦਾ ਮਹੱਤਵ । ਨਿਊ ਫਾਇਟੋਲਾਜਿਸਟ 14 
(4 ਅਤੇ 5), 149-151। 

ਨੌਫਰੇਲੇਂਪਿਸ ਵਾਲੂਬਿਲਜ ਜੇ. ਸਿਮ ਦਾ ਸਰੀਰ ਇਸ ਦੀ ਵੈਸ਼ ਦੀ 
ਜੀਵਕੀ ਅਤੇ ਅਕਾਰਕੀ 'ਤੇ ਟਿੱਪਣੀ ਸਹਿਤ । ਨਿਊ ਫਾਇਟੇਲਾਜਿਸਟ 
14 (8 ਅਤੇ 9), 251-274। 

ਨੈਫਰੋਲੇਪਿਸ ਦੇ ਕੰਦਾਂ ਸਰੀਰ ਬਣਤਰ ਵਿਗਿਆਨ । ਨਿਊ ਫਾਇਟੋਲਾ- 
ਜਿਸਟ !5 (3 ਅਤੇ 4), 72-80 । 

ਫਿਲਕੇਲੀਜ਼ ਵਿਚ ਸ਼ਾਖਾਂ ਦੇ ਵਿਕਾਸ 'ਤੇ ਵਿਚਾਰ । ਨਿਊ ਫਾਇਟੋਲਾਜਿਸਟ 
16 (1 ਅਤੇ 2), 1-23। 

ਜਾਇਗੋਪਟੇਰਿਡੀਯ ਪੱਤਿਆਂ ਦੀਆਂ ਸ਼ਾਖਾਂ ਅਤੇ ਜਾਂਇਗੋਪਟੇਰਿਸ 
ਸਿਨਓਸਾ ਗੋਪਰਡ ਦੇ ਸੰਭਾਈ ।ਪਿੱਛਕ ਪ੍ਰਕਿਰਤੀ ਦੇ ਨਾਲ ਇਸ ਦੇ ਸੈਬਧ 
ਵਿਚਾਰ । ਐਨ. ਬਾਟ 22 (127), 369-379। 

(ਜੇ. ਸੀ. ਵਿਲੀਅਮਜ਼ ਦੇ ਨਾਲ) ਲਾਸਨ ਦੀ ਬਨਸਪਤੀ [ਵਿਗਿਆਨ 
ਦੀ ਪਾਠ-ਪੁਸਤਕ । ਲੰਦਨ ਵਿਸ਼ਵਵਿਦਿਆਲਾ ਪ੍ਰੈਸ । 
ਕਲੇਫਸਿਡਰਾਪਸਿਸ ਦੇ ਆਸਟ੍ਰੇਲੀਆਈ ਨਮੂਨੇ ਉੱਤੇ । ਐਨ. ਬਾਟ 
33 (129), 81-92। 

ਕਲੀਨਜ਼ਲੈ'ਡ ਦੇ ਮੱਧ ਜੀਵ ਅਤੇ ਤੀਜੇ ਸ਼ੈਲ ਸਮੂਹਾਂ ਦੇ ਅਸ਼ਮੀਭੂਤ ਪੌਦਿਆਂ 
ਦੀ ਰਹਿੰਦ । ਕਵੀਨਜ਼ਲੈੱ'ਡ ਜਿਆਲੌਜਿਕਲ ਸਰਵੈ ਪਬਲੀਕੇਸ਼ਨ 
ਨੰ: 267, ਪੰਨੇ 1-48। 

ਐਕਸੋਪਾਈਲ ਪੰਚੇਗੀ ਪਿਲਗਰ ਦੀ ਬਣਤਰ ਅਤੇ ਸਾਂਝਾਂ । ਫਿਲਾ 


-਼ਮੀਮਾ 3 79 


1920, 


1921. 


1921, 


1921. 


1921. 


1921. 


1923. 


1923. 


1923. 


:1924, 


ਟਰਾਂਸ. ਬੀ, 210, 253-330 । 
(ਏ. ਸੀ. ਸੋਂਵਾਰਡ ਦੇ ਨਾਲ) ਭਾਰਤੀ ਗੋੱਡਵਾਨਾ ਪੰਦੇ : ਇਕ ਸੰਸ਼ੌਧਨ । 
ਮੇਮ. ਜਿਆਲੋਜੀਕਲ ਸਰਵੇ ਇੰਡੀਆ ਪੈਲ. ਇੰਡ. ?,(1), 1-40। 


ਟੇਕਸਸ ਬਕਾਟਾ ਵਿਚਲੇ ਕੁਝ ਪੁਰਾਕਾਲੀ ਲੱਛਣਾਂ ਉੱਤੇ ਵਿਚਾਰ ॥ 
ਟੈਕਸੀਨੀਆ ਦੀ ਪ੍ਰਾਚੀਨਤਾ ਉੱਤੇ ਟਿੱਪਣੀ ਸਹਿਤ । ਐੱਨ. ਬਾਟ. 34 
(133), 117-133 । 

ਟੇਮੇਸੀਟੇਰਿਸ ਦੇ ਬੀਜਾਣੂਪਰਣ ਵਿਚ ਇਕ ਨਵੀ ਅਸਚਰਜਤਾ ਉੱਤੇ । 
ਮੋਸੀਡਿੰਗਜ਼ 8ਵੀ' ਇੰਡੀਅਨ ਸਾਇੰਸ ਕਾਂਗਰਸ _ਕਲਕੋਤਾ 
ਏਸ਼ਿਐਟਿਕ ਸੁਸਾਇਟੀ ਬੇਗਾਲ (ਐਨ. ਐਸ.) 17 (4), 179। 
ਖੁਨਮੂ (ਕਸ਼ਮੀਰ) ਦੇ ਨੇੜੇ ਪੌਦਿਆਂ ਵਾਲੀਆਂ ਪਰਤਾਂ 'ਚੋ" ਮਿਲਿਆ ਇਕ 
ਡੰਡੀ ਦਾ ਛਾਪਾ ਜਿਹਨੂੰ ਵਕਤੀ ਤੌਰ 'ਤੇ ਗੋਗਾਮੋਟੇਰਿਸ ਕਾਸ਼ਮੀਰੇਨਸਸ 
ਸੇਵਾਰਡ ਨਾਮ ਦਿੱਤਾ ਗਿਆ । ਮ੍ਰੈਸੀਡਿੰਗਜ਼ (8ਵੀ' ਇੰਡੀਅਨ ਸਾਇੰਸ 
ਕਾਂਗਰਸ ਕਲਕੌਤਾ) ਏਸ਼ਿਐਟਿਕ. ਸੁਸਾਇਟੀ ਗਾਲ (ਐਨ. ਐਸ.) 
17 (4), 200 । 

ਸਿਫੇਨੇਟੇਕਸਸ ਪੇਡੁਨਕੁਲਣਾ ਦੇ ਬੀਜ ਵਿਚ ਸ਼ਿਵਰਦੌਡ (ਪੋਲ ਟੈਟ) 
ਦੀ ਉਪਸਥਿਤੀ ਉੱਤੇ ਟਿੱਪਣੀ । ਐਠ. ਬਾਟ, 35 (138), 297-298। 
ਭਾਰਤੀ ਪੁਰਾਬਨਸਪਤੀ ਵਿਗਿਆਨ ਦੀ ਵਰਤਮਾਨ ਸਥਿਤੀ । ਪ੍ਰਧਾਨਗੀ 
ਭਾਸ਼ਣ । 8ਵੀ” ਇੰਡੀਅਨ ਸੁਸਾਇਟੀ ਕਾਂਗਰਸ ਕਲਕੱਤਾ । ਸ਼੍ਰੋਸੀਡਿੰਗਜ਼ 
ਏਸ਼ੀਐਟਿਕ ਸੁਸਾਇਟੀ ਬੰਗਾਲ (ਐਨ. ਐਸ.) 17 (4),152-175। 
ਸਾਈਲੋਟੇਸਿਆਈ ਦੇ ਸਪੌਰੋ 'ਤ੍ਰੀਓਪੌਰਿਸ ਵਿਚ ਤਥਾ ਕਥਿੱਤ ਕੁਝ ਅਸਮਾਨ- 
ਤਾਵਾਂ ਦੇ ਸਿੱਧਾਂਤਕ ਮਹੱਤਵ ਉੱਤੇ । ਜੇ. 'ਇੰਡੀਅਨ ਬਟਾਨੀਕਲ. 
ਸੁਸਾਇਟੀ 3 (7), 185-191। 

ਆਧੁਨਿਕ ਸਾਈਲੌਟੇਸਿਆਈ ਅਤੇ ਪੁਰਾਕਾਲੀਨ ਪਾਰਥਿਤ ਰੁੱਖ-ਬੂਟੇ । ਕੋਚਰ, 
3, 841] 

ਗਲਸਪਟੇਰਿਸ ਆਗਸਟੀਫੋਲੀਆ ਬਰੈਗਨ ਦੀ ਉਪਤਵਤਾ ਦੀ 
ਸੈਰਚਨਾ ਉੱਤੇ । ਰੀਕਾਡਜ਼ ਜਿਆਲੌਜੀਕਲ. ਸਰਵੇ ਇੰਡੀਆਂ 54 
(3), 277-280। 

ਸਰਕਾਰੀ ਸੰਗ੍ਰਹਿਆਲਾ, ਮਦਰਾਸ `ਚੋ” ਪ੍ਰਾਪਤ ਕੁਝ ਅਸ਼ਮੀਭੂਤ ਪੌਦਿਆਂ ਦੀ 
ਸਰੀਰ ਬਣਤਰ ਉੱਤੇ । ਮ਼ਸੀਡਿੰਗਜ਼ !11 ਵੀ“ ਇੰਡੀਅਨ ਸਾਇੰਸ 
ਕਾਂਗਰਸ ਬੰਗਲੇਰ, ਸਫ਼ਾ 141 । 


80 


1925. 


1925. 


1925. 


1926. 


1926. 


1937. 


1927. 


1927. 


1928. 


1928, 


1925. 


ਬੀਰਬਲ ਸਾਹਨੀ 


ਰੌਗਦਾਰ ਪੌਦਿਆਂ ਦੀ ਐੱਟੋਜੇਨੀ ਅਤੇ ਪੁਰਾਵਰਤਨ (ਰੀਕੈਪਚੂਲੋਸ਼ਨ) ਦਾ 
ਸਿੱਧਾਂਤ । ਜੇ. ਇੰਡੀਅਨ ਬੋਟਾਨੀਕਲ ਸੁਸਾਇਟੀ 4 (6),202--16 । 
(ਈ. ਜੇ. ਬ੍ਰੈਡਸ਼ ਦੇ ਨਾਲ) ਆਸਨਸੋਲ ਦੇ ਨੇੜੇ ਹੇਠਲੇ ਗੋ'ਡਵਾਨਾ ਦੀ 
ਪਾਚੇਟ ਸ਼੍ਰੇਣੀ ਵਿਚ ਇਕ ਜੀਵਾਸ਼ਮੀ ਬਿਰਖ । ਰੀਕਾਰਡ ਜਿਆਲੋਜੀਕਲ, 
ਸਰਵੇ ਇੰਡੀਆ 58 (1), 77-79। 

ਮੇਸੀਮੀਟੇਰਿਸ ਵਾਈਲਾਰਡੀ, ਉੱਤੇ ਜੋ ਨਿਊਕੈਲੀਡੋਨੀਆ ਦੀ ਇਕ 
ਪਾਰਥਿਵ ਜਾਤੀ ਸੀ । ਫਿਲ. ਟਰਾਂਸ. ਬੀ, 213, 143-170। 

ਦੱਖਣੀ ਜੀਵਾਸ਼ਮੀ ਬਨਸਪਤੀ ਜਾਤ-ਭੂਤਕਾਲ ਦੇ ਪੌਦਿਆਂ ਦੇ ਭੂਗੋਲ ਦਾ 
ਅਧਿਅਨ (ਪ੍ਰਧਾਨਗੀ ਭਾਸ਼ਨ) (13ਵੀ” ਭਾਰਤੀ ਸਾਇੰਸ ਕਾਂਗਰਸ, 
ਬੰਬਈ, ਸਫ਼ੇ 229-254 । 

(ਟੀ. ਸੀ. ਐਨ. ਸਿੰਘ ਦੇ ਨਾਲ) ਨਿਊ ਸਾਉਥਵੇਲਜ਼ ਅਤੇ ਕਵੀਨਸਲੌ'ਡ 
ਦੇ ਛੈਡਾਕਿਸਲਾਨ ਅਰਬੋਰੀ ਸੋਵਾਰਡ ਦੇ ਕੁਝ ਨਮੂਨਿਆਂ 'ਤੇ । ਕਾਂਗਰਸ 
ਇੰਡੀਅਨ ਬੇਟਾਨੀਕਲ ਸੁਸਾਇਟੀ 5 (3), 103-112। 

(ਏ. ਕੇ. ਮਿੱਤਰਾ ਦੇ ਨਾਲ) ਡੈਂਕਰੀਡੀਅਮ ਦੀਆਂ ਕੁਝ ਨਿਊਜ਼ੀਲੈ'ਡ 
ਦੀਆਂ ਜਾਤੀਆਂ ਦੇ ਸਰੀਰ 'ਤੇ ਟਿੱਪਣੀ । ਐਨ. ਬਾਟ. 41 (161), 
75-89। 

ਬ੍ਰਿਟਿਸ਼ ਸੋਗ੍ਰਹਿਆਲਾ, ਲੰਦਨ ਦੇ ਭਾਰਤੀ ਜੀਵਾਸ਼ਮੀ ਸ਼ੌਕ ਰੁੱਖਾਂ ਦੇ ਕੁਝ 
ਅਸ਼ਮੀਭੂਤ ਸ਼ੌਕੂਆਂ 'ਤੇ । ਮੌਸੀਡਿੰਗਜ਼ 14ਵੀ" ਇੰਡੀਅਨ ਸਾਇੰਸ 
ਕਾਂਗਰਸ ਲਹੌਰ, ਪੰਨਾ 215 । 

ਉੱਤਰ ਪੱਛਮੀ ਹਿਮਾਲਾ ਵਿਚ ਚੌਬੇ ਨੇੜੇ ਸਥਿੱਤ ਖਜਿਆਰ ਦੇ ਤੋਰਦੇ ਟਾਪੂ 
ਅਤੇ ਬਨਸਪਤੀ 'ਤੇ ਟਿੱਪਣੀ । ਜਰਨਲ ਇੰਡੀਅਨ ਬੋਟਾਨੀਕਲ 
ਸੁਸਾਇਵੀ 6 (1), 1-7। 

ਕਲਕੱਤਾ ਦੇ ਈਡਨ ਗਾਰਡਨ ਚੋਂ” ਪ੍ਰਾਪਤ ਪਰਤਦਾਰ ਬਿਰਖ-ਤਣਿਆਂ ਦੇ 
ਸੰਗ੍ਰਹਿ 'ਤੇ । ਸੋ. 15ਵੀ” ਸਾਇੰਸ ਕਾਂਗਰਸ ਕਲਕੱਤਤ, ਸਫ਼ਾ 228 । 
ਨਾਗਪੁਰ ਦੇ ਕੇਦਰੀ ਸੌਗ੍ਰਹਿਆਲੇਂ ਦੇ ਕੁਝ ਪਰਤਦਾਰ ਤਾੜਾਂ 'ਤੇ । 
ਮੋਸੀਡਿੰਗਜ਼ 15ਵੀ” ਸਾਇੰਸ ਕਾਂਗਰਸ ਕਲਕੱਤਾ, ਸਫ਼ਾ 223 । 
ਆਸਾਮ ਦੇ ਤੀਜੇ ਕਲਪੀ ਪਰਤਾਂ `ਚੋਂ” ਪ੍ਰਾਪਤ ਦੌਬੀਜ਼ਪਤਰੀ ਪੰਦਿਆਂ ਦੈ 
ਅਵਸ਼ੇਸ਼ । ਮੈਸੀਡਿੰਗਜ਼ 15ਵੀ" ਇੰਡੀਅਨ ਸਇੰਸ ਕਾਂਗਰਸ 
ਕਲਕੱਤ7, ਪੰਨਾ 294 । 


ਜ਼ਮੀਮਾ 3 8ੈਊਂ 


1928. 


1928. 


1930. 


1930, 


1931. 


1931. 


1931. 


1931, 


1931. 


1932. 


ਆਸਟ੍ਰੇਲੀਆ ਦੇ _ਕਾਰਬਨੀ ਫੋਸਸ ਸ਼ੈਲਾਂ 'ਚੋਂ' ਮਿਲੋ ਕਲੋਪਸੀਡੇਰਿਸ 
ਆਸਟੇਲਿਸ ਉੱਤੇ, ਜੌ ਜਾਇਗੋਪਟੇਰਿਸ ਬਿਰਖ-ਪ੍ਰਣਾਂਗ ਹੈ ਅਤੇ ਜਿਸ ਵਿਚ 
ਟੇਮਪੈਸਕੀਅ। ਦੀ ਦਿਖਾਵਟੀ ਤਣਾ ਹੁੰਦਾ ਹੈ । ਫਿਲ. ਟਰਾਂਸ ਬੀ. 217,. 
1-37 । 

ਭਾਰਤੀ ਜੀਵਾਸ਼ਮੀ ਧੰਦਿਆਂ ਦਾ ਸੋਸ਼ੋਧਨ ਭਾਗ ਪਹਿਲਾ--ਕੌਨੇਫੇਰੇ ਝੀਲ 
(ਛਾਪੇ ਅਤੇ ਪੱਪੜੀਆਸ਼ਮ) ਮੇਸੌ. ਜਿਆਲੋਜੀਕਲ ਸਰਵੇ ਇੰਡੀਅਤ 
ਐਸ.), 11, 1-49। 

ਉੱਤਰ ਪੁਰਾਜੀਵੀ ਬਨਸਪਤੀ ਜਾਤ ਤੋਂ` ਪਹਿਲਾਂ ਮੱਧ ਜੀਵੀ ਬਨਸਪਤੀ ਜਾਤ 
ਦਾ ਸੰਬੰਧ । ਮ੍ਰੋਸੀਡਿੰਗਜ਼ 5ਵਾਂ ਬੋਟਾਨੀਕਲ ਕਾਂਗਰਸ ਕੇ“ਬਰਿਜ,. 
ਪੰਨੇ 503-504 । 

ਐਸਟਰੋਕਲੀਨਸ਼ਚਿਸ ਉੱਤੇ, ਜੋ ਪੱਛਮੀ ਸਾਇਬੇਰੀਆ ਦੇ ਜਾਇਗੌਂਪ- 
ਟੇਰਿਸ ਬਿਰਖ-ਪ੍ਰਣਾਂਗ ਦਾ ਇਕ ਨਵਾਂ ਵੈਸ਼ ਹੈ । ਫਿਲਭ ਟਰਾਂਸ ਬੀ. 218, 
447-471। 

ਪੁਰਾਜੀਵ ਰੁੱਖ-ਪ੍ਰਣਾਂਗ ਸੈਰੋਨੀਅਸ ਦੇ ਤਣਿਆਂ 'ਤੇ ਮਿਲਣ ਵਾਲੋਂ ਕੁਝ 
ਜੀਵਾਸ਼ਮੀ ਅਧਿਪਾਦਮੀ ਪ੍ਰਣਾਂਗਾਂ 'ਤੇ । ਸ਼ਰੈਂਸੀਡਿੰਗਜ਼ 18ਵੀ" ਇੰਡੀਅਨ 
ਸਾਇੰਸ ਕਾਂਗਰਸ, ਸਫ਼ਾ 270 । 

(ਟੀ. ਸੀ. ਐਨ. ਸਿੰਘ ਦੇ ਨਾਲ) 'ਫਿਟਜਰੋਆ ਪੈਟਾਗੋਨਿਕ ਦੇ ਮਾਦਾ 
ਸ਼ੈਕੂਆਂ ਅਤੇ _ਬਨਸਪਤਕ ਸਰੀਰ `ਤੇ ਟਿੱਪਣੀ । (ਹੁਕ ਫਿਲਮ) ਜੇ 
ਇੰਡੀਅਨ ਬੋਟਾਨੀਕਲ ਸਾਇੰਸ, !0 (1), 1-20। 

ਭਾਰਤੀ ਅਸ਼ਮੀਭੂਤ ਤਾੜ 'ਤੇ ਪ੍ਰਬੋਧ ਲਈ ਟਿੱਪਣੀ । ਸ਼ੋਸੀਡਿੰਗਜ਼ ਏਕਭ. 
ਸਾਇੰਸ ਉੱਤਰ ਪ਼ੁਦੇਸ਼ 1, 140-144 । 

ਭਾਰਤੀ ਜੀਵਾਸ਼ਮੀ ਪੰਦਿਆਂ ਦਾ ਸੈਸ਼ੋਧਨ, ਭਾਗ 11, ਕਾਨੀਫੇਰੋਲੀਜ਼ (ਬੀ. 
ਅਸ਼ਮੀਭੂਤ), ਸੈਮੋ. ਜਿਆਲੋਜੀਕਲ ਇੰਡੀਅਨ _ਪੈਂਲ. ਇੰਡੀਆ 
(ਐਨ. ਐੱਸ.) 2, 51-124। 

ਫੁਟਕਲ ਟਿੱਪਣੀਆਂ । ਭਾਰਤੀ ਜੀਵਾਸ਼ਮੀ ਪੰਦਿਆਂ ਦਾ ਸੋਸ਼ੋਧਨ ਭਾਗ 11, 
ਕਾਨਫੇਰੇਲੀਜ _'ਤੇ ਪੂਰਨ ਟਿੱਪਣੀ । (ਬੀ. ਅਸ਼ਮੀਭੂਤ) ਰਿਕਾਰਡ 
ਜਿਆਲੋਜੀਕਲ ਸਰਵੇ ਇੰਡੀਅ;, 65, (3), 441-442। 
ਪਾਮੋਕਿਸਲਾਨ ਮਾਬਰੀ, ਕੁਝ ਪੱਛਮੀ ਭਾਰਤ ਦੇ ਅਸ਼ਮੀਭੂਤ ਤਾੜ ਦਾ 
ਇਕ ਨਵਾਂ ਵੌਸ਼ । ਮ੍ੈਂਸੀਡਿੰਗਜ 18ਵੀ" ਸਾਇੰਸ ਕਾਂਗਰਸ ਬੇਗਲੌਰ,, 
ਸਫ਼ਾ 322। 


82 


-1932, 


-932. 


0932, 


932, 


1932. 


੧੭92, 


1932. 


0933, 


1933. 


1932, 


ਬੀਰਬਲ ਸਾਹਨੀ 


ਟੀਨੀਓ ਪਟੇਰਿਸ ਸਪੈਚੁਲਾਣਾ ਦੇ ਸਾਈਕੈਡੋਫਾਈਟ ਨੇੜਤਾਵਾਂ ਦਾ ਸਰੀਰਕ 
ਪ੍ਰਮਾਣ (ਐਮ. ਸੀ. ਸੀ. ਐਲ.) ਖ਼ਸੀਡਿੰਗਜ਼ 18ਵੀ' ਇੰਡੀਅਨ ਸਾਇੰਸ 
ਕਾਂਗਰਸ ਬੋਗਲੌਰ, ਸਫ਼ਾ 322। 

ਆੰਗੋਰ ਦੇ ਕਲੈਪਸੀਡਰਾਪਸਿਸ ਅਤੇ ਕਲੌੰਡਾਕਿਸਨਾਮ ਜਾਤੀਆਂ ਅਤੇ 
ਇਕ ਨਵੀ" ਜਾਤੀ ਆਸਟ੍ਰੋਕਲੇਪਸਿਸ 'ਤੇ । ਨਿਊ ਫਾਈਣਾਲੌ 31 (4), 
270-278 । 

ਰਾਜਮਹੱਲ ਦੀਆਂ ਪਹਾੜੀਆਂ (ਬਿਹਾਰ) 'ਚੋ” ਪ੍ਰਾਪਤ _ਹੋਮੋਜਿਲਾਨ 
ਰਾਜਮਹੱਲੋਨਸੇ ਜਾਤੀ, ਇਕ ਜੀਵਾਸ਼ਮੀ ਇਕ ਆਵਿਤਬੀਜ ਲੱਕੜ, ਨਾੜੀ 
ਰਹਿਤ । ਸੇਸੋ. ਜਿਆਲੋਜੀਕਲ ਸਰਵੇ ਇੰਡੀਆ ਪੈਲ ਇੰਡੀਆ, 
20 (2), 1-19। 

ਜਈਗੋਪਟੀਰਸ, ਪ੍ਰੀਮਿਦਾ (ਕੋਟਾ) ਦੀ ਬਣਤਰ ਬਾਰੇ ਅਤੇ ਜਨੀਰਾ 
ਜਈਂਗੋਂਪਟੀਰਸ, 'ਈਏਪਟੀਰਸ ਅਤੇ ਬੋਟਰੀਸੀਓਕਸੀਲਨ ਦੇ ਸੰਬੰਧਾਂ ਬਾਰੇਂ 
ਫਿਲ. ਟਰਾਂਸ, 8, 222, 29-45. 

ਰਾਜਮਹਲ ਪਹਾੜੀ, ਭਾਰਤ ਦੇ ਅਸ਼ਮੀਭੂਤ ਵਿਲੀਅਮਸੋਨੀਆ (ਡਬਲਿਊ 
ਸੇਵਾਰਡਿਆਨਾ) _ਮੈਸੋ. _ਜਿਆਲੌਜੀਕਲ ਸਰਵੇ ਇੰਡੀਆ ਪੈਲ. 
ਇੰਡੀਆ. 20 (3), 1-19। 

ਪੁਰਾਜੀਵ ਬਿਰਖ ਪ੍ਰਣਾਂਗ, ਗਾਮੋਟੋਪਟੇਰਿਸ ਬਾਲਡੌਫੀ (ਪੋਕ) ਹਿਰਮਰ; 
ਜਾਇਗੋਪਟੇਰਿਆਈ ਅਤੇ ਆਸਮੋ'ਡਿਸਅਆਈ ਵਿਚਲੀ ਕੜੀ । 
ਐਨ ਬਾਟ. 46 (184), 863-877। 

ਗਰਬੇਰਾ ਲੇ'ਗੁਨਿਓਸਾਈ ਵਿਚ ਤਣਾ-ਗਤ) । ਜੇ. ਇੰਡੀਅਨ 
ਬੋਟਾਨਕਲ ਸਾਇੰਸ 11 (3), 241-242। 

ਸਮਦਾਰੂਕ ਦੋਬੀਜਪਤਰੀ ਦਾ ਕਾਇਕ (ਲੱਕੜ) ਸਰੀਰ । ਟ੍ਰੇਟੋ ਸੈਂਟਰਾਨ 
ਸਿਮੇਸ ਓਲਿਵ । ਮ੍ਰੋਸੀਡਿੰਗਜ਼ 20ਵੀ' ਸਾਇੰਸ ਕਾਂਗਰਸ ਪਟਨਾ”, 
ਸਫ਼ਾ 317 । 

(ਏ. ਆਰ. ਰਾਵ ਦੋ ਨਾਲ) ਰਾਜਮਹਲ ਪਹਾੜੀਆਂ ਦੇ ਕੁਝ ਜੂਰੈਸਿਕ ਪੌਦਿਆਂ 
'ਤੇ । ਏਸਿਐਟਿਕ >ੁਸਾਇਟੀ ਬਗਾਲ (ਸ਼ੰਨ. ਐਸ.) 27 (2), 
183-208 । 

ਡੈਡਾਕਿਸਲ7ਨ ਜਲੇਸਕਾਈ, ਭਾਰਤ ਦੇ ਨਿਮਨ ਗੌਡਵਾਨਾ 'ਚ” 
ਕਾਰਡੋਟੇਲੀਜ਼ ਰੁੱਖਾਂ ਦੀ ਇਕ ਨਵੀ” ਜਾਤੀ ਰਿਕਾਰਡ ਜਿਆਲੰਜੀਕਲ 
ਸਰਵੇ ਇੰਡਅ?, 66 (4), 414-429। 


ਜ਼ਮੀਮਾ 3 82 


1932. ਪਾਡੀਚਰੀ, ਦੱਖਣ ਭਾਰਤ 'ਚੌ" ਇਕ ਜੀਵਾਸ਼ਮੀ ਪੈ'ਟਾਲੌਕਲਰ ਫਲ । 
ਰਿਕਾਰਡ ਜਿਅਲੋਜੀਕਲ ਸਰਵੇ ਇੰਡੀਅ7, ਗਾਈਲ ਸਰਵੇ ਇੰਡੀਆ 
66 (4), 430-437 । 

1933. ਜਿੰਗੋ ਦੇ ਕੁਝ ਆਸਾਧਾਰਣ ਪੱਤਿਆਂ ਉਤੇ । ਜਾਇੰਟ ਇੰਡੀਆ 
ਬੋਟਾਨੀਕਲ ॥ਸਾਇਟੀ ।2 (।), 50-55 । 

1933. ਵਿਸਕਮ ਖੋਪੌਨਿਕਮ ਥੈਬ ਵਿਚ ਵਿਸਫੌਟਕੀ ਫਲ, ਜਾਇੰਟ ਇੰਡੀਆ ਬੋਥੋ, 
12 (2), 96-101 । 

1934. ਦੱਖਣ ਇੰਟਰਫ੍ਰੇਪੀ ਸ਼੍ਰੋਣੀ ਦੇ ਸਿਲਕੀਭੂਤ ਬਨਸਪਤੀ ਸੈਸਾਰ, ਭਾਗ ], 
ਸਾਧਾਰਣ । ਮ੍ਰੈਸੀਡਿੰਗਜ਼ 2! ਵੀ“ ਇੰਡੀਅਨ ਸਾਇੰਸ ਕਾਂਗਰਸ ਬਬਈ,. 
. 16=317 | 

1934. ਦੱਖਣ ਇੰਟਰਫ੍ਰੇਪੀ ਸ਼੍ਰੇਣੀ ਦੇ ਸਿਲਕੀਭੂਤ ਬਨਸਪਤੀ ਸੈਸਾਰ, ਭਾਗ 11, 
ਆਵਿਤਬੀਜੀ ਅਤੇ ਅਨਿਵਤਬੀਜੀ ਫਲ . ਮ੍ਰਂਸੀਡਿੰਗਜ਼ 21 ਵੀ" ਇੰਡੀਅਨ 
ਸਾਇੰਸ ਕਾਂਗਹਸ ਬੋਬਈ, 317-3।> । 

1934. (ਬੀ. ਪੀ. ਸ੍ਰੀਵਾਸਤਵ ਦੇ ਨਾਲ) ਦੱਖਣ ਇੰਟਰਟੇਪੀ ਸ਼ਰੋਣੀਆਂ ਦਾ 
ਸਿਲਕੀਭੂਤ ਬਨਸਪਤੀ ਜਾਤ ਭਾਗ 111, ਏਸਾਰੋਸਪਰਮਮ ਫਾਰ£ ਰੀ । 
ਆਮ ਅਤੇ ਵਿਸ਼ੇਸ਼ ਨਵ. ਮ੍ੈਸੀਡਿੰਗਜ਼ 21 ਵੀ“ ਸਾਇੰਸ ਕਾਂਗਰਸ ਬਬਈ, 
ਸਫ਼ਾ 318। 

1934. ਡਾ. ਐਸ. ਕੇ. ਮੁਕਰਜੀ, ਔਲ. ਐਲ. ਐਸ. (1896-1934) ਮਰਨ 
ਬਿਰਤਾਤ, ਜੇ. ਇੰਡੀਆ ਝੇਟਾਨੀਕਲ £ਸਾਇਟੀ 13 (3), 245-249। 

1934. (ਏ. ਆਰ. ਰਾਵ ਦੇ ਨਾਲ) ਰਾਜਮਹੋ`ਲਿਆ ਪੈਰਾਡੌ ਕਸਾ ਸਾਧਾਰਣ ਅਤੇ 
ਵਿਸ਼ੇਸ਼ ਨਵ. ਅਤੇ ਰਾਜਮਹੱਲ ਪਹਾੜੀਆਂ ਦੇ ਪੌਦੇ । ਮ੍ੋਸੀਡਿੰਗਜ਼ 
ਇੰਡੀਅਨ ਏਕਾ. ਸਾਇੰਸ 1, (6), 258-269 । 

1934. ਡਾ. ਡੂਕਿਨਫੀਲਡ ਹੈਨਰੀ ਸਕਾਟ (ਮਿਤ੍ਰ ਬਿਰਤਾਂਤ) ਕਰੰਟ, ਸਾਇੰਸ 2 
(10), 392-395 । 

1934. ਦੱਸਣ ਟ੍ਰੇਪ. ਕੀ ਉਹ ਕਰੀਟੋਸ਼ੀਅਸ਼ ਕਲਪ ਦੋ ਹਨ ਜਾਂ ਤੀਜੇ ਕਲਪ ਦੇ ? 
ਕਰੋਟ ਸਾਇੰਸ 3 (10), 392-395 । 

1935. ਭਾਰਤੀ ਗੋ'ਡਵਾਨਾ ਬਨਸਪਤੀ ਜਾਤ ਦੇ ਸਾਇਬੇਰੀਆ ਅਤੇਂ ਚੀਨ ਦੇ 
ਬਨਸਪਤੀ ਜਾਤ ਨਾਲ ਸੰਬੋਧ । ਮ੍ਸੀਡਿੰਗਜ਼ 2 ਕਾਂਗਰਸ ਆਫ਼ ਕਰਬੇ. 
ਸਟਰੇਟਿੰਗ, ਹੀਰਲੇਨ ਹਾਲੇ“ਡ । ਕਾਮਟੇ ਰੇ'ਡੂ 1, 517-518। 

1935. ਭਾਰਤ ਦਾ ਗਲੌਸੋਏਰਿਜ ਬਨਸਪਤੀ ਜਾਤ । ਨੈਸੀਡਿੰਗਜ਼ 6ਵਾਂ ਇੰਟਰ. 
ਬੈਟਾਨੀਕਲ ਕਾਂਗਰਸ ਐਮਸਟਰਡਮ 2, 245-248 । 


੨4 


1935. 


-935. 


-1935. 


1935, 


1935, 


1936, 


੧੭36. 


1936. 
1936, 


1936. 


1936. 


1936. 


1936. 


8937, 


ਬੀਰਬਲ ਸਾਹਨੀ 


ਦੋਮਾਕਿਸਲਾਨ ਅਤੇ ਸੰਬੰਧਿਤ ਲੱਕੜ ਅਤੇ ਆਵਤ ਬੀਜ ਵਾਲਿਆਂ ਦਾ 
ਮੂਲ । ਮੁਸੀਂਡਿੰਗਜ਼ 6ਵਾਂ ਇੰਟਰਨੈਸ਼ਨਲ 'ਬੋੇਟਾਨੀਕਲ ਕਾਂਗਰਸ 
ਐਮਸਟਰਡਮ 2, 237-238 । 

ਰਾਜਮਹਲ ਬਨਸਪਤੀ ਜਾਤ ਵਿਚ ਹੁਣਵੀਆਂ ਖੌਜਾਂ । ਮੁੰਸੀਡਿੰ ਗਜ਼ 6ਵਾਂ 
ਇੰਟਰਨਸ਼ਨਲ ਬੇਟਾਨੀਕਲ ਕਾਂਗਰਸ ਐਮਸਟਰਡਮ, 2, 248-249 । 
(ਏ. ਆਰ. ਰਾਵ ਦੇ ਨਾਲ) ਰਾਜਮਹਿਲਿਆ ਪੈਰਾਡੌਕਸਾ ਉੱਤੇ ਕੁਝ 
ਹੋਰ ਵਿਚਾਰ । ਸ਼ਸੀਡਿੰਗਜ਼ ਇੰਡੀਅਨ ਅਕਾੜੇ. ਸਾਇੰਸ 1 (11) 
710-7131। 

ਸੈਰੋਨੀਅਸ ਦੀਆਂ ਜੜ੍ਹਾਂ, ਅੰਤਰੀ ਛਿਲਕੇ ਜਾਂ ਬਾਹਰੀ ਛਿਲਕੇ । ਵਿਚਾਰ- 
ਵਿਮਰਸ਼ । ਕਰੋਟ ਸਾਇੰਸ 3 (2), 555-559 । 

ਪਰਮਾ ਕਾਰਬਨੀਫੇਰਸ ਪ੍ਰਦੇਸ, ਵਿਸ਼ੇਸ਼ ਰੂਪ ਵਿਚ ਭਾਰਤ ਦੇ ਪ੍ਰਸੈਗ ਵਿਚ । 
ਕਰੋਟ ਸਾਇੰਸ 4 (6), 385-390। 

ਆਵਿਰਤਬੀਜੀ ਪੌਦਿਆਂ ਦੀ ਪਰਮਵਾਹਣੀ ਨਾਲੀ ਅਤੇ ਅੰਡਕੋਸ਼ ਵਿਚ 
ਪਰਮ ਕਣ । ਕਰੌਟ ਸਾਇੰਸ 4 (8), 587-588 । 

ਜਮਨਾ ਘਾਟੀ ਵਿਚ ਰੋਹਤਕ ਦੇ ਖੋਖਰਾਕੋਟ ਟਿੱਲੋਂ 'ਚੋ” ਪ੍ਰਾਪਤ ਪੁਰਾਵਿਸ਼ੇਸ਼ । 
ਕਚ੪ਟ ਸਾਇੰਸ 4 (11), 796-801 । 

ਕਸ਼ਮੀਰ ਦਾ ਕਰੇਵਾ । ਕਰੋਟ ਸਾਇੰਸ 5 (1), 10-16। 

ਖੋਕਰਾ ਕੌਟਾਟੀਲਾ (ਰੋਹਤਕ) `ਚੋਂ” ਪ੍ਰਾਪਤ ਸੁਗ ਕਾਲ ਦੀ ਮਿੱਟੀ ਦੀ ਸੀਲ 
ਅਤੇ ਛਾਪ । ਕਰੋਟ ਸਾਇੰਸ 5 (2), 80-81 । 

ਮਾਨਵ ਦੀ ਆਮਦ ਦੇ ਵੇਲੇ ਹਿਮਾਲਾ ਦਾ ਉੱਥਾਨ, ਇਸ ਦਾ ਸਾਂਜਕ੍ਰਿਤਕ- 
ਇਤਿਹਾਸਕ ਮਹੱਤਵ । ਕਰਟ ਸਾਇੰਸ 5 (1), 10-16। 

ਰੌਹਤਕ 'ਚੋਂ' ਪ੍ਰਾਪਤ ਤਥਾਕਥਿੱਤ ਸੰਸਕ੍ਰਿਤ ਸੀਲ ਕਰੰਟ ਸਾਇੰਸ 5 (4), 
206-215 । 

ਪੁਰਾਬਨਸਪਤਿਕ ਪ੍ਰਮਾਣਾਂ ਦੀ ਰੌਸ਼ਨੀ ਵਿਚ ਅੰਗਾਰਾ ਬਨਸਪਤੀ ਜਾਤ ਦੀ 
ਗੌਡਵਾਨਾ ਨਿਕਟਤਾ । ਨੈਚਰ, 138 (3495), 720-721 । 

ਭਾਰਤ ਵਿਚ ਮੋਟੌਨੀਡੀਅਮ ਅਤੇ ਵਿਚਸੇਲਿਣਮ ਦਾ ਮਿਲਣਾ । ਰਿਕਾਰਡ 
ਜਿਆਲੋਜੀਕਲ ਸਰਵੇ ਇੰਡੀਆਂ 71 (2), 152-165। 

ਭਾਰਤ ਦੇ ਨਿਮਨ ਗੌ'ਡਵਾਨਾ ਦੀ ਜਲਵਾਯੂ ਸੰਬਧੀ ਕਲਪਨਾ । ਸ੍ਰੋਸੀਡਿੰਗਜ਼ 
17ਵੀ' ਇੰਟਰਨੇਸ਼ਨਲ _ਜਿਆਲੌਜੀਕਲ _ਕਾਂਗਰਸ _ਮਾਸਕੋ, 
ਸਫ਼ਾ 217-2।8। 


ਜ਼ਮੀਮਾ 3 85 


1937. 


1937, 


1937. 


1937, 


1937, 
8937. 


1937. 


197. 


1936. 


1938. 


1939, 


ਬਰਮਾ ਦੇ ਦੱਖਣੀ ਸ਼ਾਨ ਰਾਜਾਂ ਵਿਚ ਇਕ ਮੱਧਜੀਵੀ ਸ਼ੰਕ੍ਰਧਾਰੀ ਲੱਕੜੀ 
ਮੋਸੇਮਿਬਰੀਓਕਿਸਲਾਨ ਸ਼ੈਨੰਸ ਸਪੇ. ਨਵ. । ਰਿਕਾਰਡ ਜਿਆਲੌਜੀਕਲ 
ਸਰਵੇ 'ਇੰਡੀਆਂ 71 (4), 380-388 । 

(ਡਬਲਿਊ ਗੋਥਿਨ ਦੇ ਨਾਲ) ਸਿਪਤੀ (ਉੱਤਰ ਪੱਛਮੀ ਹਿਮਾਲਾ) ਦੀ ਪੋ 
ਸ਼੍ਰੇਣੀ 'ਚੋ" ਜਿਵਾਸ਼ਮੀ ਪੌਦੇ, ਰਿਕਾਰਡ ਜਿਆਲੌਜੀਕਲ ਸਰਵੇ ਇੰਡੀਆ 
72 (2), 195-206 । 

ਗਿਗਾਨੌਪਟੋਰਿਸ ਬਨਸਪਤੀ ਜਾਤ 'ਤੇ ਹੈਲੇਂ ਅਤੇ ਚਾਂਗਮੈਨਸ ਦੁਆਰਾ ਲਿਖਤ 
ਲੇਖ 'ਤੇ ਟਿੱਪਣੀ । ਕਾਮਪਟੇ ਰੋੱਡੂ ਡੂ, ਸਟ੍ਰੇਟੀਗ੍ਰਾਫਿਕ ਕਾਰਬੋਨੀਫੇਰ 
ਹੀਰਲੈਨੀ, 1935, ਪੰਨਾ 5।7-518 । 

ਸਵਰਗੀ ਸਰ ਜੇ. ਸੀ. ਬੋਸ ਦੀ ਸਮਾਲੋਚਨਾ । ਸਾਇੰਸ ਐਂਡ ਕਲਚਰ 
31 (6), 346-347 । 

ਪ੍ਰੋ. ਕੇ. ਕੇ. ਮਾਥੁਰ (ਸ਼ਰਧਾਂਜਲੀ), ਕਰਣ ਸਾਇੰਸ, 5 (7), 365-366 । 
ਪੌਦਿਆਂ ਦੇ ਸੋਸਾਰ ਵਿਚ ਕ੍ਹਾਂਤੀਆਂ । (ਪ੍ਰੈੱਸ ਏਡ) ਮ੍ਰੋਸੀਡਿੰਗਜ਼ ਨੈਸ਼ਨਲ 
ਅਕਾਦਮੀ ਸਾਇੰਸ, ਇੰਡੀਅ' ਸਫ਼' 46-60 । 

ਦੱਖਣ ਟ੍ਰੇਪ ਦਾ ਕਾਲ । ਸਾਧਾਰਣ ਵਿਚਾਰ ਵਿਮਰਸ਼ । ਸ਼ੋਸੀਡਿੰਗਜ਼ 24ਵਾਂ 
ਇੰਡੀਅਨ ਸਾਇੰਸ ਕਾਂਗਰਸ ਹੈਦਰਾਬਾਦ, ਪੰਨਾ 464-468 । 

ਭਾਰਤ ਅਤੇ ਉਸ ਦੇ ਨਿਕਟਵਰਤੀ ਦੇਸ਼ਾਂ ਦੇ ਸੈਦਰਭ ਵਿਚ ਬੇਗਨਰ ਦਾ 
ਮਹਾਂਦੀਪੀ ਵਿਸਥਾਪਨ ਸਿੱਧਾਂਤ (ਸਾਧਾਰਣ ਵਿਚਾਰ ਵਿਮਰਸ਼) । ਸੋਸੀਡਿੰਗਜ਼ 
24ਵੀ' ਇੰਡੀਅਨ ਸਾਇੰਸ ਕਾਂਗਰਸ ਹੈਦਰਾਬਾਦ, ਪੰਨਾ 502-506 । 
(ਕੇ. ਪੀ. ਰੋਡੇ ਦੇ ਨਾਲ) ਮੋਹ ਪਿੰਡ ਕਲਾਂ ਮੱਧ ਪ੍ਰਦੇਸ਼ ਦੇ ਦੱਖਣ ਅੰਤਰਟ੍ਰੇਪੀ 
ਪੱਥਰ ਪਰਤਾਂ ਦੇ ਜੀਵਾਸ਼ਮੀ ਪੌਦੇ, ਪੌਦਾਧਾਰੀ ਪਰਤਾਂ ਦੀ ਭੂਵਿਗਿਆਨਕ 
ਸਥਿਤੀ 'ਤੇ ਟਿੱਪਣੀ ਨਾਲ । ਸ੍ਰੋਸੀਡਿੰਗਜ਼ ਨੈਸ਼ਨਲ ਅਕਾਦਮੀ ਸਾਇੰਸ 
ਇੰਡੀਆ 7 (3), ।65-174। 

ਭਾਰਤੀ ਪੁਰਾਬਨਸਪਤੀ ਵਿਚ ਹੁਣਵੀ' ਪ੍ਰਗਤੀ । (ਪ੍ਰੌਸ. ਐਡਰੈਸ ਬੌਟਮੀ 
ਸੈਕਸ਼ਨ) _25ਵੀ” ਇੰਡੀਅਨ ਸਾਇੰਸ ਕਾਂਗਰਸ ਜੁਬਲੀ ਸੈਸ਼ਨ 
ਕਲਕੱਤ੧ (2), !33-176; ਅਤੇ ਲਖਨਊ ਯੂਨੀਵਰਸਿਟੀ ਸਟੌਡੀਜ਼ 
(2), 1-100। 

ਜੀਵਾਸ਼ਮੀ ਪੰਦਿਆਂ ਅਤੇ ਜੋਤ੍ਹਆਂ ਦੀ ਨਾਲਨਰਮਲੀ ਵਿਚਲੀਆਂ ਵਿਸ਼ੇਸ਼ਤਾਵਾਂ । 
ਮਰੈਸੀਡਿੰਗਜ਼ 25ਵੀ' ਇੰਡੀਅਨ ਸਾਇੰਸ ਕਾਂਗਰਸ ਕਲਕੌਂਤ”, (4) 
ਵਿਵੇਚਨਾ, ਸਫ਼ਾ 156-163 ਅਤੇ 195-196 । 


86 


1939, 


1939. 


1940, 


1940, 


1940. 


194।. 


1942. 


1943. 


1943. 


1943. 


1943. 


ਬੀਰਬਲ ਸਾਹਨੀ 


ਗਰੌਸੋਂਪਟੋਰਿਸ ਬਨਸਪਤੀ ਜਾਤ ਦਾ ਗੱਡਵਾਨਾ ਹਿੰਮਨਦਨ ਨਾਲ ਸੰਬੋਧ 
(ਧ੍ਰੰ. ਏ. ਬਾਓ. ਸੈਸ਼ਨ) ਸ੍ਸੀਡਿੰਗਜ਼ ਇੰਡੀਆ ਅਕਾਦਮੀ ਸਾਇੰਸ 
9 (1) ਬੀ, 1-6 

ਹਿਮਾਲੀਆਈ ਭੂ ਅਭਿਨਤਿ ਦਾ ਪੂਰਬ ਵਲ ਅੱਸਾਂਤ ਮਹਾਂਸਾਗਰ ਵਿਚ 
ਖੁੱਲ੍ਣਾ । ਮ੍ਰੋਸੀਡਿੰਗਜ਼ 6ਵੀ ਪੇਸੇਫਿਕ. ਸਾਇੰਸ ਕਾਂਗਰਸ 
ਸਫ਼ਾ 241-244। 

ਭਾਰਤ ਦੇ ਕੋਲੇ ਦੀਆਂ ਤਹਿਆਂ ਦਾ ਪੁਰਾਬਨਸਪਤੀ ਵਿਗਿਆਨਕ ਆਪਸੀ 
ਸੰਬੋਧ । ਮੋਸੀਡਿੰਗਜ਼ ਨੇਸ਼ਨਲ ਸਾਇੰਸ ਇੰਡੀਆ 6 (3), 541-582 । 
ਸਤਲੁਜ ਘਾਟੀ ਵਿਚ ਲੁਧਿਆਣਾ ਦੇ ਨੇੜੇ ਸਮੋਤ ਵਿਚ ਯੌਧੇਯ ਸਿੱਕਿਆਂ ਦੇ 
ਢਾਂਚੇ । ਕਰਟ. ਸਾਇੰਸ 10 (3), 65-67 । 

ਮਾਈਕਰੋਸਕੌਂਪ ਦੇ ਸਲਾਇਡਾਂ ਲਈ ਸਥਾਈ ਲੇਬਲ, ਕਰਣ ਸਾਇੰਸ 
10 (11), 485-486 । 

ਭਾਰਤੀ ਜਿਲਕੀਭੂਤ ਪੌਦੇ । ਐਜੋਲਾ ਇੰਟਰਟ੍ਰੇਪੀ । ਸਾਹਨੀ ਅਤੇ ਐਚ. 
ਐਸ. ਰਾਵ । ਮੂਂਸੀਡਿੰਗਜ਼ ਇੰਡੀਆ ਅਕਾਦਮੀ ਸਾਇੰਸ 14 (6) ਬੀ, 
489-499 । 

ਪੌਦਾ ਵਿਗਿਆਨ ਦਾ ਸੋਖੋਪ ਇਤਿਹਾਸ ਅਤੇ ਕੌਸ਼ਿਕਾ ਦਾ ਕੌਸ਼ਿਕਾਦ੍ਵ । 
ਸਮੀਖਿਆ । ਕਰੇਟ ਸਾਇੰਸ 11 (9), 369-172। 

ਅਸ਼ਮੀਭੂਤ ਤਾਜ ਸਤੰਭਾਂ ਦੀ ਇਕ ਨਵੀ' ਜਾਤੀ, ਪਾਮੌਕਿਸਲਾਨ 
ਸਕਲੇਰੋਡਰਮਮ ਦੱਖਣ ਇੰਟਰਟ੍ਰੇਪੀ ਸ਼੍ਰੇਣੀ 'ਚੋ“ ਸਪੇ. ਨਵ. । ਜੇ. ਇੰਡੀਆ 
ਬਟਾਨੀਕਲ ਸੁਸਾਇਟੀ 22 (2-13), -09-225 । 

ਰੌਡਾਈਟੀਜ਼ ਜੇਨ. ਨਵ. ਪੇਲਿਓਧਟਨੀ ਇਨ ਇੰਡੀਆ 4 । ਜੇ. ਇੰਡੀਆ 
ਏਟਾਨਕਲ ਸੁਸਾਇਟੀ 22 (2-4', ।79-164: 

ਭਾਰਤੀ ਸਿਲਕੀਤੂਤ ਪੌਦੇ , 2. ਇੰਨੱ'ਮੌਕਾਰਪਾਨ ਪਰਿਜ, ਦੱਖਣ ਦਾ 
ਇਕ ਜਿਲਕੀਭੂਤ ਫਲ । ਲਿਥਰੌਸਆਈ ਦੇ ਜੀਵਾਸ਼ਮੀ ਇਤਿਹਾਸ ਦੀ 
ਸਮੀਖਿਆ ਦੇ ਨਾਲ) _ਖ਼ੋੋਸੀਡਿੰਗਜ਼ ਇੰਡੀਅਨ ਅਕਾਡਮੀ ਸਾਇੰਸ 
17 (3), ਬੀ, 59-96 । 

(ਐਸ. ਆਰ. ਐਨ. ਰਾਵ ਦੇ ਨਾਲ) ਚਾਰ ਸੈਸਾਰੀ ਉੱਤੇ ਸਪ. ਨਵ. 
ਦੱਖਣ ਵਿਚ ਸੌਸਾਰ ਦੇ ਇੰਟਰਟ੍ਰੇਪੀ ਚਰਟਾਂ `ਚ ਇਕ ਚਾਰਾ । ਸੈਨਸੂ ਟ੍ਰਿਕਟੋ । 
(ਸ਼ੋਸੀਡਿੰਗਜ਼ ਨੈਸ਼ਨਲ ਅਕਾਦਮੀ ਸਾਇੰਸ ਇੰਡੀਆ 13 (3), 
2 5-223। 


-ਜ਼ਮੀਮਾ 3 87 


1943, 


944. 
1944. 


1944, 


1944. 


1944. 


1945. 


1945. 


4942. 


1945. 


1946. 


1946 


(ਐਚ. ਐਸ. ਰਾਵ ਦੇ ਨਾਲ) ਦੱਖਣ ਵਿਚ ਸੌਂਧਾਰ ਦੇ ਇਰਦ ਗਿਰਦ ਦੋ 
ਇੰਟਰਟ੍ਰੇਪੀ ਚਰਟਾਂ -- ਸਿਲਕੀਭੂਤ ਬਨਸਪਤੀ ਜਾਤ ।ਖ਼ੈਸੀਡਿੰਗਜ਼ 
ਬਟਾਨਕਲ ਅਕਾਦਮੀ ਸਾਇੰਸ 13 (1), 36-45। 

ਪੰਜਾਬ ਵਿਚ ਸਾਲਟਰੇ'ਜ ਦੀ ਲੂਣ ਸ਼੍ਰੇਣੀ ਦਾ ਕਾਲ । ਨੈਚਰ, 153, 462। 
(ਕੇ. ਆਰ. ਚਰਾਂਗੇ ਦੇ ਨਾਲ) ਦੱਖਣ ਟੈਰਟਿਅਰੀ 'ਚੋ" ਸਾਇਕਾਲਾਏ 
ਹੈਨਿਮਾਈ ਦਾ ਇਕ ਸਿਲਕੀਭੂਤ ਮੈਬਰ, ਨੋਚਰ, 124, 114-115। 

(ਬੀ. ਐਸ. ਤ੍ਰਿਵੇਦੀ ਦੇ ਨਾਲ) ਪੰਜਾਬ ਵਿਚ ਸਾਲਟ ਰੇ'ਜ ਵਿਚ ਲੂਣ ਸ਼੍ਰੇਣੀ 
ਦਾ ਸਮਾਂ । ਨੈਚਰ 1“3-154। 


ਪੰਜਾਬ ਵਿਚ ਸਾਲਟ ਰੇ'ਜ ਦਾ ਸਮਾਂ =- ਹੁਣਵੇ' ਪ੍ਰਮਾਣ ਦੇ ਪ੍ਰਸੰਗ ਵਿਚ 
(ਪ੍ਰੈਸ ਪੇਡ. ਨੈ. ਅਕਾ. ਸਾਂ. ਇੰਡੀਆ) ਸੋਂਸੀਡਿੰਗਜ਼ ਨੈਸ਼ਨਲ ਅਕਾਦਮੀ 
ਸਾਇੰਸ ਇੰਡੀਆਂ 14 (1-2), 49-66। 

ਨਾਗਪੁਰ, ਮੱਧ ਪ੍ਰਦੇਸ ਦੇ ਨੇੜੇ ਤਾਕਲੀ 'ਚੌ ਸਿਲਕੀਭੂਤ ਫਲ ਅਤੇ ਬੀਜ । 
(ਹਿਸਲਾਪ ਅਤੇ ਹੈਟਰ ਸੰਗ੍ਰਹਿ) ਭਾਰਤ ਵਿਚ ਪੁਰਾਬਨਸਪਤੀ ਵਿਗਿਆਨ 51 
ਮੋਸੀਡਿੰਗਜ਼ ਨੱਸ਼ਨਲ ਅਕਾਦਮੀ ਸਾਇੰਸ ਇੰਡੀਆ 74 (1-2), 
80-82। 

ਪ੍ਰਾਚੀਨ ਭਾਰਤ ਵਿਚ ਸਿੱਕਾ ਢਾਲਣ ਦੀ ਵਿਧੀ । ਮਸੋ. ਨੂੰਮਿਸ. ਸੁਸਾਇਟੀ 
ਇੰਛੀਅ” (1), 1-68। 

(ਬੀ. ਐਸ. ਤ੍ਰਿਵੇਦ) ਦੇ ਨਾਲ) ਪੰਜਾਬ ਵਿਚ ਸਾਲਟਰੇ'ਜ ਦੀ ਲੂਣ ਸ਼੍ਰੇਣੀ 
ਦਾ ਸਮਾਂ । ਨੋਚਰ 155, 76। 

ਸੂਖਮ ਜੀਵਾਸ਼ਮ ਅਤੇ _ਸਾਲਟ ਰੋਜ ਭੂਵਿਗਿਆਨ ਦੀਆਂ ਸਮੱਸਿਆਵਾਂ 
(ਪ੍ਰੇਸ. ਐਡ.) ਨੈਸ਼ਨਲ ਅਕਾਦਮੀ ਸਾਇੰਸ ਇੰਡੀਆਂ 15 (3), 
61-73। 

ਬੀ. ਪੀ. ਵਾਸਤਵ ਉੱਤੇ ਮ੍ਰਿਤੂ-ਟਿੱਪਣੀ । ਸ਼ੋਸੀਡਿੰਗਜ਼ ਨੈਸ਼ਨਲ 
ਅਕਾਦਮੀ ਸਾਇੰਸ ਇੰਡ)ਅ7 | 1“ (6), 185-187 । 

ਗ੍ਰਾਸੋਪਟੇਰਿਸ ਦੇ ਆਰੰਭਕ ਚਿੰਨ੍ਹ ਦੀ ਖੋਜ । ਸੀ. ਵਿਕੀ ਦੇ ਲੇਖ “ਇੰਡੀਆ 
ਅਤੇ ਆਸਟ੍ਰੇਲੀਆ ਦੇ ਨਿਮਨ ਗੋ'ਡਵ'ਨ' 'ਚੋ" ਬੀਜਾਣੂ ਦੀ ਪ੍ਰਸਤਾਵਨਾ। 
ਪੈਸੀਡਿੰਗਜ਼ ਨੈਸ਼ਨਲ ਸ'ਕਾਦਸੀ ਸਾਇੰਸ ਇੰਡੀਆ 15 (4-5), 
3-50। 

ਵਿਕਾਸ ਦਾ ਸੰਗਹਿਆਲਾ । ਕਰੋਟ ਸਾਇੰਸ (4), 15 99-100। 


68 


1946 


1947, 


1947. 


1947. 


1947. 


1947, 


1947. 


1942, 


1948. 


ਬੀਰਬਲ ਸਾਹਨੀ 


ਸਿੱਲੋ ਉਸ਼ਣ ਜਲਵਾਯੂ ਵਿਚ ਸੰਗ੍ਹਿਆਲਿਆਂ ਲਈ ਸਥਾਈ ਲੇਬਲ । 
ਜੇ. ਇੰਡੀਆ ਮਿਊਜੀਅਮ ।, 107-108 । 

ਸੂਖਮ ਜੀਂਵਾਸ਼ਮ ਅਤੇ ਸਾਲਟ ਰੋਜ ਖੇਤਰ (ਲੂਣ ਸ਼੍ਰੇਣੀ ਦੇ ਕਾਲ 'ਤੇ ਦੂਜੀ 
ਗੋਸ਼ਟੀ ਵਿਚ ਆਰੰਭਕ ਭਾਸ਼ਣ । ਮੋਸੀਡਿੰਗਜ਼ ਨੌਸ਼ਨਲ ਅਕਾਦਮੀ 
ਸਾਇੰਸ ਇੰਡੀਆ 16 (2-4), 1-1। 

ਦੱਖਣ ਦੇ ਇੰਟਰਟ੍ਰੇਪੀ ਪਰਤਾਂ 'ਚੋਂ ਇਕ ਸਿਲਕੀਭੂਤ ਕੋਕੌਜ ਵਰਗਾ ਤਾੜ 
ਸਤੌਭ ਪਾਮੋਕਿਸਲਾਨ ਕੌਕੋਜ਼ ਸੁੰਦਰਮ । ਜੇ ਇੰਡੀਆ ਬੋਟਾਨਕਲ 
ਸੁਸਾਇਟੀ ਆਇਗਰ ਸਿਮਰਤੀ ਗ੍ਰੰਥ ਪੰਨਾ 361-374 । 

ਜੀਵਾਸ਼ਮੀ ਵਿਗਿਆਨ ਅਤੇ ਭੂਵਿਗਿਆਨਕ ਕਾਲ ਦਾ ਮਾਪਣਾ । ਕਰੋਟ 
ਸਾਇੰਸ 16, 203-206 । 

ਪ੍ਰੋ. ਜਾਰਜ ਮਥਾਈ (ਮ੍ਰਿਤੂ ਬਿਰਤਾਂਤ), ਕਰੋਟ ਸਾਇੰਸ 16, 279-280 । 

ਭੂਵਿਗਿਆਨ ਵਿਚ ਸੂਖਮ ਜੀਵਾਸ਼ਮੀ ਵਿਗਿ. ਐਮ. ਐਫ. ਗਲਿਨਰ ਦੁਆਰਾ 
ਲਿਖਤ ਸੂਖਮ ਜੀਵਾਸ਼ਮ ਵਿਗਿਆਨ ਦੇ ਸਿੱਧਾਂਤ ਦੀ ਸਮੀਖਿਆ । ਨੌਢਰ 
160, 771 । 

ਜੀਵਾਸ਼ਮਾਂ ਰਾਹੀ“ ਪੜਾ ਲੱਗਦੇ ਇਤਿਹਾਸ ਦੇ ਕੁਝ ਪੱਖ । ਕਾਸ਼ੀ ਵਿਦਿਆ 
ਪੀਠ ਸਿਮਰਤੀ ਗ੍ਰੰਥ ਸਫ਼ਾ 1-27 । 

ਭਾਰਤ ਵਿਚ ਪਰਾਗਾਂਡੂ-ਵਿਗਿਆਨ ਦਾ ਭਵਿੱਖ । ਸਵੈ'ਸ. ਬੋਟ. ਟਿਸਕੋ 
42 (4), 474-477 । 

ਪੈਨਟੋਕਿਸਲਿਆਈ ਰਾਜਮਹੱਲ ਪਹਾੜੀ । ਭਾਰਤ ਵਿਚ ਜੁਰੇਸਿਕ ਅਨਾਵਰਤ 
ਬੀਜੁਆਂ ਦਾ ਇਕ ਨਵਾਂ ਸਮੂਹ । ਬੋਟੈ. ਗੱਜਟ, !10 (1), 47-80 । 


ਖਲ 


ਛਾਪਕ : ਬਜਾਜ ਪ੍ਰਿੰਟਰਜ਼ 23/7, ਪੰਤ ਨਗਰ, ਜੰਗਪੁਰਾ, ਨਵੀ” ਦਿੱਲੀ-110014 


